__ ਅਕਤੂਬਰ-ਦਸੇਬਰ 1977 


ਕਹਾਣੀਆਂ 
ਜੋਗ' ਸਿੰਘ ਰ੍ ਨੈਨਾ ਕੀ ਸਿਮਰਤੀ ਮੈ” 
ਕੇ.ਐਲ. ਗਰਗ ਤਲਬ ਦਾ ਰਿਸ਼ਤਾ 
ਮੁਖਤਿਆਰ ਸਿੰਘ ਤੀਜਾ ਪਹਿਰ ਹੋਣ ਤਕ 
ਨਛੱਤਰ ਥਲ 'ਚ ਗੁਆਚੀ ਪੈੜ 
ਨਿਬੋਧ 
ਓਮ ਪ੍ਰਕਾਸ਼ ਗਰੇਵਾਲ ਰਚਨਾ ਦਾ ਕਲਾਤਮਕ ਤੇ ਗਿਆਨਾਤਮਕ ਮੁੱਲ 
ਸਮੀਊਲਾ ਕ੍ਰੈਸ਼ੀ ਪੰਜਾਬੀ ਲੋਕ ਕਹਾਣੀਆਂ ਦਾ ਸੁਭਾਅ 
ਵਿਸ਼ੇਸ਼ 


ਸੈਤ ਸਿੰਘ ਸੇਖੋ ਦਾ ਲੇਖ 
ਪ੍ਰਗਤਿਵਾਦੀ ਸਾਹਿਤ ਧਾਰਾ ਤੇ ਨਵੇ' ਰਚਨਾ ਵਿਧਾਨ 


ਗੋਸ਼ਟ 
ਸੁਰਜੀਤ ਗਿੱਲ ਮਾਰਕਸਵਾਦੀ ਲਹਿਰ ਦੇ ਨਾ ਫੈਲਣ ਦੇ ਕਾਰਣ 
ਮੰਚ ਚਰਚਾ 
ਤਾਰਾ ਚੰਦ ਗੁਪਤਾ ਬਲਦੇ ਟਿੱਬੇ 
ਕਵਿਤਾਵਾਂ 


ਸੁਖਬੀਰ, ਹਰਭਜਨ ਸਿੰਘ ਹੁੰਦਲ, ਫ਼ਤਿਹਜੀਤ, ਗੁਰਭਜਨ ਗਿੱਲ, ਸੋਹਣ ਢੰਡ, 
ਗੁਰਮੇਲ ਸਿੱਧੂ, ਰਾਜਿੰਦ, ਸੋਤੋਸ਼ ਸਾਹਨੀ, ਕੁਮਾਰ ਵਿਕਲ 


ਪੁਸਤਕ ਚਰਚਾ 
ਟੀ.ਆਰ. ਵਿਨੋਦ ਦੂਸਰਾ ਹੀਰੋਸ਼ੀਮਾ 
ਹਰਿਭਜਨ ਹਲਵਾਰਵੀ ਬਸਤੀ ਤੇ ਸਹਿਰਾ 
ਤੂਜ਼ਨ ਅੱਕ ਦੀ ਅੰਬੀ, ਸਾਈਡ ਪੋਜ਼ 
ਸੈਪਾਦਕ ਨਿਗਰਾਨ ਇਕ ਕਾਪੀ : ਢਾਈ ਰੁਪਏ 
ਰਘਬੀਰ ਸਿੰਘ ਸੈਤ ਸਿੰਘ ਸੇਖੋਂ ਸਾਲਾਨਾ : ਦਸ ਰੁਪਏ 


“6 


ਅਕਤ੍ਰਬਰ-ਦਸੈਬਰ 1977 


€ 
ਨਿਗਰਾਨ 
ਸੇਤ ਸਿੰਘ ਸੇਖੋਂ” 
% 


ਸੈਪਾਦਕ 
ਰਘਬੀਰ ਸਿੰਘ 


ਵਿਦੇਸ਼ ਪ੍ਰਤਿਨਿਧ 
ਨਿਰੰਜਨ ਸਿੰਘ ਨੂਰ 


ਪਤਾ 
1197, ਸੈਕਟਰ 15-ਬੀ 
ਚੈਡੀਗੜ੍ਹ । 


5134.14& 18 ੧777੦6₹੯€0ਹ 
੧੧ 1201 20936 07 81। 
6610015, 001162₹5 800 
606181006311071 
66009 ੧100 161੬1 130. 
2/6-66 8 (££) 0860 
26 9.66 


ਇਸ ਅੰਕ ਵਿਚ 


ਸੈਪਾਦਕ/ਸ. ਗੁਰਬਖਸ਼ ਸਿੰਘ ਪ੍ਰੀਤਲੜੀ/1 
ਸੁਖਬੀਰ/ਕਵਿਤਾ/ਘਰ/2 

ਸਤ ਸਿੰਘ ਸੇਖੋ'/ਨਿਬੋਧ/ਪ੍ਰਗਤਿਵਾਦੀ ਸਾਹਿਤ ਧਾਰਾ ਤੇ 
ਨਵੇ” ਰਚਨਾ ਵਿਧਾਨ/3 

ਹਰਭਜਨ ਸਿੰਘ ਹੁੰਦਲ/ਦੋ ਕਵਿਤਾਵਾਂ/ਐਮਰਜੈ'ਸੀ/11 
ਗੁਰਭਜਨ ਗਿੱਲ/ਪੰਜ ਕਵਿਤਾਵਾਂ/13 
ਫ਼ਤਿਹਜੀਤ/ਕਵਿਤਾ/ਬਲੀ ਹੁੰਦੇ ਤਾਂ ਸਭ ਕੁਝ ਬਦਲ 
ਦਿੰਦੇ/15 

ਅਤੈ ਸਿੰਘ/ਇਕ ਕਵਿਤਾ/16 

ਜੋਗਾ ਸਿੰਘ/ਕਹਾਣੀ/ਨੈਨਾ ਕੀ ਸਿਮਰਤੀ ਸੋ'/17 
ਗੁਰਦੀਪ/ਕਵਿਤਾ/ਜ਼ਿੰਦਗੀ ਨੂੰ ਇਸ ਤਰ੍ਹਾਂ ਤੱਕੋ/22 
ਕੇ. ਐਲ ਗਰਗ/ਕਹਾਣੀ/ਤਲਬ ਦਾ ਰਿਸ਼ਤਾ/23 
ਸੈਤੋਸ਼ ਸਾਹਨੀ/ਦੋਂ ਲਘੂ ਕਵਿਤਾਵਾਂ/28 

ਮੁਖਤਿਆਰ ਸਿੰਘ/ਕਹਾਣੀ/ਤੀਜਾ ਪਹਿਰ ਹੋਣ ਤਕ/49 
ਸੋਹਣ ਢੋਡ/ਕਵਿਤਾ/ਗਰਦ/34 

ਗੁਰਮੋਲ ਸਿੱਧੂ/ਕਵਿਤਾ/ਮੈ“ ਜਾਣਿਆਂ/3 
ਨਛੱਤਰ/ਕਹਾਣੀ/ਥਲ 'ਚ ਗੁਆਚੀ ਪੈੜ/37 
ਰ'ਜਿੰਦ/ਇਕ ਬੇਨਾਮ ਕਵਿਤਾ/44 

ਓਮ ਪ੍ਰਕਾਸ਼ ਗਰੇਵਾਲ/ਨਿਬੋਧ/ਰਚਨਾ ਦਾ ਕਲਾਤਮਕ 
ਤੇ ਗਿਆਨਾਤਮਕ ਮੁੱਲ/45 

ਸਮੀਉਲਾ ਕੁਰੈਸ਼ੀ/ਨਿਬੈਧ/ਪੰਜਾਬੀ ਲੋਕ ਕਹਾਣੀਆਂ 
ਦਾ ਸੁਭਾਅ/53 

ਕੁਮਾਰ ਵਿਕਲ/ਹਿੰਦੀ ਕਵਿਤਾ/ਇਸ਼ਤਿਹਾਰ/65 
ਸੁਰਜੀਤ ਗਿੱਲ/ਨੋਟ/ਮਾਰਕਸਵਾਦੀ ਲਹਿਰ ਦੇ ਨਾ 
ਫੈਲਣ ਦੇ ਕਾਰਨ/67 

ਤਾਰਾ ਚੈਦ ਗੁਪਤਾ/ਰੌਗ ਮੰਚ/ਬਲਦੇ ਟਿੱਬੋ/71 

ਟੀ. ਆਰ. ਵਿਨੌਦ/ਰੀਵੀਊ/ਦੂਸਰਾ ਹੀਰੋਸ਼ੀਮਾ/75 
ਭੂਸ਼ਨ/ਰੀਵੀਊ/ਅੱਕ ਦੀ ਅੰਬ)/76 
ਭੂਸ਼ਨ/ਰੀਵੀਊ/ਸਾਈਡ ਪੋਜ਼/79 

ਹਰਭਜਨ ਹਲਵਾਰਵੀ/ਰੀਵੀਉ/ਬਸਤੀ ਤੇ ਸਹਿਰਾ/80 
ਵਿਨੋਦ, ਤਸਨੀਮ, ਫੁਲੋਲ ਸਿੰਘ, ਗੁਰਚਰਨ ਸਿੰਘ, 
ਭਗਵਾਨ ਸਿੰਘ, ਹਿੰਮਤ ਸਿੰਘ ਸੋਢੀ/ਪੱਤਰ/84 


ਦਾ 


ਸ. ਗੁਰਬਖ਼ਸ਼ ਸਿੰਘ ਪਰੀਤ ਲੜੀ 


ਦੇ 


ਸ. ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਹੁਣ ਸਾਡੇ ਵਿਚ ਨਹੀ' ਰਹੇ । ਸਾਵੀ ਪੱਧਰੀ ਤੇ 
ਪ੍ਰਸੈਨ ਲੰਮੀ ਉਮਰ ਭੌਗ ਕੇ ਉਹ ਇਸ ਸੰਸਾਰ ਤੋ ਵਿਦਾ ਹੋ ਗਏ ਹਨ । ਸ. ਗੁਰਬਖ਼ਸ਼ 
ਸਿੰਘ ਏਸ ਸਦੀ ਦੇ ਇਕ ਮਹਾਨ ਸਾਹਿਤਕਾਰ ਤੇ ਚਿੰਤਕ ਸਨ । ਪੰਜਾਬੀ ਸਾਹਿਤ ਤੇ 
ਚਿੰਤਨ ਦੇ ਜਗਤ ਵਿਚ ਉਹ ਉਨ੍ਹਾਂ ਕੁਝ ਉੱਗਲਾਂ ਤੋਂ ਗਿਣਾਈਆਂ ਜਾਣ ਵਾਲੀਆਂ ਸ਼ਖ- 
ਸੀਅਤਾਂ ਵਿਚੋਂ` ਸਨ ਜਿਨ੍ਹਾਂ ਨੇ ਕਲਮ ਦੇ ਜ਼ੋਰ ਨਾਲ ਸਮੇ` ਦੀ ਚਿੰਤਨ ਪ੍ਰਣਾਲੀ ਵਿਚ 
ਕਾਂਤੀਕਾਰੀ ਪਰਿਵਰਤਣ ਲਿਆਂਦੇ । ਕਿੱਤੇ ਵਜੌ' ਉਹ ਇੰਜੀਨੀਅਰ ਸਨ ਪਰ ਉਹਨਾਂ ਦੀ 
ਭਾਵਾ ਲੱਦੀ ਤੇ ਵਿਚਾਰ ਭਰਪੂਰ ਸ਼ਖ਼ਜੀਮਤ ਕੇਵਲ ਇੰਜੀਨੀਅਰੀ ਤਕ ਸੀਮਿਤ ਨਹੀ” ਸੀ 
ਰਹਿ ਸਕਦੀ । ਇਸ ਲਈ ਉਹਨਾਂ ਨੇ ਰੇਲਵੇ ਦੀ ਨੌਕਰੀ ਦੇ ਸੀਮਿਤ ਜਿਹੇ ਕਾਰਜ ਖੇਤਰ 
ਵਿਚ ਵਿਚਰਨ ਦੀ ਥਾਂ ਸਮੁੱਚੇ ਪੰਜਾਬੀ ਜਗਤ ਨੂੰ ਆਪਣਾ ਕਾਰਜ ਖੇਤਰ ਬਣਾਇਆ । 
ਇੰਜੀਨੀਅਰ ਉਹ ਹੁਣ ਵ 1।ਨ ਪਰ ਵੱਖਰੀ ਤਰ੍ਹਾਂ ਦੇ ਇੰਜੀਨੀਅਰ, ਜਿਸਦਾ ਕੌਮ ਪੁਰਾਣੇ 
ਸੈਸਕਾਰਾਂ, ਸੈਕੀਰਣ ਵਿਚਾਰਾਂ, ਧਾਰਮਿਕ ਵਲਗਣਾਂ ਤੇ ਵਹਿਮਾਂ ਭਰਮਾਂ ਤੌ ਮੁਕਤ ਇਕ 
ਨਵੇ ਤੇ ਪੂਰਨ ਮਨੁੱਖ ਦੀ ਉਸਾਰੀ ਕਰਨਾ ਸੀ । 'ਪ੍ਰੀਤ ਲੜੀ' ਦੇ ਪੰਨਿਆਂ ਅਤੇ ਦੂਸਰੀਆਂ 
ਲਿਖਤਾਂ ਰਾਹੀ" ਆਪਣੇ ਜੀਵਨ ਦੇ ਅੰਤਲੇ ਪਲਾਂ ਤਕ ਉਹ ਏਸ ਉਦੇਸ਼ ਦੀ ਪੂਰਤੀ ਲਈ 
ਸਰਗਰਮ ਰਹੇ । ਪੰਮਬੀ ਸਾਹਿਤ ਨੂੰ ਧਾਰਮਿਕਤਾ ਦੀ ਵਲਗਣ 'ਚੋ" ਕਢਕੇ ਸੋਸਾਰਿਕਤਾ 
ਦੇ ਖੇਤਰ ਵਿਚ ਲਿਆਉਣ ਦਾ ਸਿਹਰਾ ਉਨ੍ਹਾਂ ਦੇ ਸਿਰ ਹੈ । ਮਨੁੱਖੀ ਸਖ਼ਜੀਅਤ ਦੇ ਵਿਕਾਸ 
ਵਿਚ ਰੋੜਾ ਬਣਨ ਵਾਲੋ ਗੈਰ ਕਰ ਦਰਤੀ ਪ੍ਰਤਬੋਧਾਂ ਦੀ ਤਿੱਖੀ ਆਲੋਚਨਾ ਕਰਕੇ ਪਿਆਰ 
ਦੇ ਨਿਰਛਲ ਜਜ਼ਬੇ ਦੇ ਸਹਿਜ ਪ੍ਰਗਟਾਉ ਦੀ ਆਜ਼ਾਦੀ ਦਾ ਉਨ੍ਹਾਂ ਦਾ ਆਵਾਹਣ ਇਤਿ= 
ਹਾਸਕ ਮਹੱਤਵ ਦਾ ਧਾਰਨੀ ਹੈ । 

ਮੂਲ ਰੂਪ ਵਿਚ ਸ. ਗੁਰਬਖ਼ਜ਼ ਸਿੰਘ ਸ਼ੁਭਭਾਵੀ ਬੁਰਜੁਆ ਕੀਮਤਾਂ ਦੇ ਅਨੁਆਈ 
ਸਨ, ਜੋ ਸਮਾਜਕ ਵਿਕਾਸ ਦੇ ਇਤਿਹਾਸਕ ਪ੍ਰਸੰਗ ਵਿਚ ਸਾਮੰਤੀ ਕਦਰਾਂ ਦੇ ਟਾਕਰੇ ਨਵੀਨ 
ਵੀ ਸਨ ਤੇ ਕ੍ਰਾਂਤੀਕਾਰੀ ਵੀ । ਮਗਰੋ” ਜਦੋ" ਵਧੇਰੇ ਵਿਕਸਿਤ ਸਮਾਜਵਾਦੀ ਵਿ ਚਾਰ ਸਾਹਵੇ' 
ਆਏ ਤਾਂ ਸ. ਗੁਰਬਖ਼ਸ਼ ਸਿੰਘ ਨੇ ਯਥਾਸ਼ਕਤ ਉਹਨਾਂ ਨੂੰ ਵੀ ਗ੍ਰਹਿਣ ਕਰਨ ਦਾ ਯਤਨ 
ਕੀਤਾ । ਨਵੇ' ਸਮਾਜਵਾਦੀ ਵਿਚਾਰਾਂ ਨੂੰ ਪੂਰਨ ਭਾਂਤ ਗ੍ਰਹਿਣ ਕਰਕੇ ਉਨ੍ਹਾਂ ਅਨੁਸਾਰ 
ਆਪਣੇ ਚਿੰਤਨ ਨੂੰ ਢਾਲਣਾ ਸ. ਗੁਰਬਖ਼ਸ਼ ਸਿੰਘ ਲਈ ਸੈਭਵ ਨਹੀ” ਸੀ ਤੇ ਨਵੀ" ਪੀੜ੍ਹੀ 
ਦੇ ਉਨ੍ਹਾਂ ਦੇ ਪ੍ਰਸ਼ੈਸਕਾਂ ਨੂੰ ਇਹ ਗੱਲ ਖਟਕਦੀ ਵੀ ਸੀ । ਪਰ ਇਸਦੇ ਬਾਵਜੂਦ ਉਨ੍ਹਾਂ 
ਦਾ ਇਤਿਹਾਸਕ ਯੋਗਦਾਨ ਏਨਾ ਵਡਮੁੱਲਾ ਹੈ ਕਿ ਕੋਈ ਇਸਤੋ" ਮੁਨਕਰ ਨਹੀ' ਹੋ ਸਕਦਾ । 
ਤੀਹਵਿਆਂ ਤੋ" ਸੱਠਵਿਆਂ ਦੇ ਤਿੰਨ ਦਹਾਕਿਆਂ ਦੇ ਪ੍ਰਗਤਿਵਾਦੀ ਪੰਜਬੀ ਚਿੰਤਨ ਉੱਤੇ 
ਸ. ਗੁਰਬਖ਼ਸ਼ ਸਿੰਘ ਦੀ ਅਮਿਟ ਛਾਪ ਲੱਗੀ ਹੋਈ ਹੈ । 

ਅਸੀ” ਸ. ਗੁਰਬਖ਼ਸ਼ ਸਿੰਘ ਦੇ ਯੋਗਦਾਨ ਅੱਗੇ ਸਿਰ ਝੁਕਾਉ'ਦੇ ਹੋਏ ਉਹਨਾਂ ਦੀ 
ਸਦੀਵੀ ਯਾਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ । 


[ਕੋਪਦਰ] 


ਸੁਖਬੀਰ 
ਘਰ 


ਟੁੱਟੇ ਹੋਏ ਘਰ 

ਬਿਨ ਛੱਤਾਂ ਦੀਆਂ ਕੌਧਾਂ ਖੜੀਆਂ 
ਬਿਨ ਕੰਧਾਂ ਦੇ ਉਖੜੇ ਬੂਹੇ 
ਬਾਰੀਆਂ ਨਾਲੋ ਵੱਖ ਹੋਈਆਂ ਅੱਖਾਂ ਤੇ ਸੁਪਨੇ 
ਸੁੱਤੇ ਪੱਥਰ 

ਟੁੱਟੇ ਹੋਏ ਘਰ 

ਅੰਨ ਦੀ ਮਹਿਕ ਏ ਸਵਾਦ ਅਲੂਣਾ 
ਠੰਢੀ ਸੁਆਹ ਵਿਚ ਨਜ਼ਰ ਹਨੇਰੀ 
ਚਿਣਗਾਂ ਨਿੱਸਲ 

ਤੇ ਚੁੱਲ੍ਆਂ ਮੁੱਢ ਬੈਠੀ ਹੋਈ ` ਭੁੱਖ 
ਰੋਜ਼ ਜੋ ਗਾਹੁੰਦੀ ਖਿੰਡਰੀਆਂ ਸੜਕਾਂ 
ਕੋਮ ਦਾ ਸਹਿਰਾ 

ਫੁੱਲਾਂ ਤੇ ਪੱਤੀਆਂ ਤੋ ਸਖਣੀ 
ਜਿੰਦਗੀ ਬੰਜਰ 


ਬੱਚਿਆਂ ਦੇ ਮੂੰਹ 

ਮਮਤਾ ਰੋੱਦੀ 

ਖੁਰਚੀਆਂ ਖੁਸ਼ੀਆਂ 

ਸੇਜਲ ਅੱਖਾਂ 

ਪਰ ਜਿਊਣ ਦੀ ਲੌਚਾ ਏ ਕਿ 
ਵਸਦੇ ਖੰਤਹਰ 


ਟੁੱਟ ਹੋਏ ਘਰ । ੦੦ 


(ਬੀ-19, ਸੈਨ ਐੱਡ ਜੀ, ਵਰਸੋਵਾ ਰੋਡ, ਬੈਬਈ 4000611 


ਸਿਰਜਣਾਂ 


ਜੇ) 


ਸੈਤ ਸਿੰਘ ਸੇਖ” 
ਪ੍ਰਗਤਿਵਾਦੀ ਸਾਹਿਤ ਧਾਰਾਂ ਤੇ ਨਵੇਂ ਰਚਨਾ ਵਿਧਾਨ 


ਪਿਛਲੇ ਦਸ ਪੰਦਰਾਂ ਵਰ੍ਹਿਆਂ ਤੋ ਪੰਜਾਬ ਵਿਚ ਤੇ, ਸਮੁੱਚੇ ਭਾਰਤ ਵਿਚ ਵੀ, 
ਪ੍ਰਗਤਿਵਾਦੀ ਸਾਹਿਤ ਅਥਵਾ ਸਾਹਿਤ ਰਚਨਾ ਵਿਚ ਪ੍ਰਗਤਿਵਾਦ ਨੂੰ ਛੁਟਿਆਣ ਦਾ ਰਿਵਾਜ 
ਪੈ ਗਿਆ ਹੈ। ਇਸ ਰੁਚੀ ਦਾ ਕਾਰਣ ਇਹ ਨਹੀ” ਕਿ ਪ੍ਰਗਤਵਾਦੀ ਸਾਹਿਤ ਰਚਨਾ 
ਆਪਣੇ ਪ੍ਰਗਤਿਵਾਦੀ ਹੋਣ ਕਰਕੇ ਘਟੀਆ ਦਿਸਣ ਲਗ ਪਈ ਹੈ । ਸਾਹਿਤ ਰਚਨਾ ਦੇ 
ਉਤਮ ਜਾਂ ਅਧਮ ਹੋਣ ਦਾ ਕਾਰਣ ਉਸਦਾ ਪ੍ਰਗਤਿਵਾਦੀ ਜਾਂ ਅਧਿਆਤਮਵਾਦੀ ਹੋਣਾ ਨਹੀ” 
ਹੁੰਦਾ, ਕਾਰਣ ਸਾਹਿਤਕਾਰ ਵਿਸ਼ੇਸ਼ ਦੇ ਕਲਾ ਕੌਸ਼ਲ ਤੇ ਪ੍ਰਤਭਾ ਦਾ ਉਚ ਪਾਏ ਦੀ ਜਾਂ 
ਸਾਧਾਰਣ ਹੋਣ' ਹੁੰਦਾ ਹੈ । ਜੇ ਪ੍ਰਗੰਤਵਾਦ ਪ੍ਰਭਾਵਾਂ ਅਧੀਨ ਕੁਝ ਘਟੀਆ ਪਾਏ ਦੀ 
ਸਹਿਤ ਰਚਨਾ, ਵਿਸ਼ੇਸ਼ ਕਰਕੇ ਕ'ਵਿ ਰਚਨਾ, ਹੋਈ ਹੈ ਤਾਂ ਅਧਆਤਮਕ ਪ੍ਰਭਾਵਾਂ ਅਧੀਨ 
ਸਦੀਆਂ ਤੋ" ਹੁੰਦੀ ਆਈ ਰਚਨਾ ਵਿਚ ਵੀ ਘਟੀਆਂ ਪਾਏ ਦੀਆਂ ਕ੍ਰਿਤੀਆਂ ਦਾ ਘਾਟਾ 
ਨਹੀ' । ਪ੍ਰਗਤਿਵਾਦੀ ਸਾਹਿਤ ਰਚਨਾ ਦੇ ਪ੍ਰਤੀ ਜੋ ਆਸ਼ੋਕੇ ਪਿਛਲ ਕੂਝ ਵਰ੍ਹਿਆਂ ਤੋ" ਉਠਣ 
ਲੱਗੇ ਹਨ ਉਨ੍ਹਾਂ ਦਾ ਕਾਰਣ ਇਤਿਹਾਸਕ ਹੈ । 

1932 ਦੇ ਲਗਪਗ ਜਦੋ” ਸਾਹਿਤ ਵਵਚ ਪ੍ਰਗਤਿਵਾਦੀ ਭਾਵਨ' ਦਾ ਪ੍ਰਵੇਸ਼ ਹੋਇਆ 
ਤਾਂ ਸਾਰੇ ਜਗਤ ਵਿਚ ਤੇ ਵਿਸ਼ਸ਼ ਕਰਕੇ ਪਛੜ ਹੋਏ ਦੇਸਾਂ ਵਿਚ ਸਮਜੋਵ'ਦੀ ਪ੍ਰਭਾਵਾਂ 
ਅਧੀਨ ਆਦਰਸ਼ਵਾਦੀ ਅਧਿਆਤਮਕ ਦਿ੍‌ਸ਼ਟੀ ਦੀ (ਵਸਥਾਂਪਨਾ ਤੇ ਪਦਾਰਥਵਾਦੀ ਯਥਾ= 
ਰਥਵਾਦੀ ਦਿ੍‌ਸ਼ਟੀ ਦੀ ਸਥਾਪਨਾ ਹੋ ਰਹੀ ਸੀ । ਕਾਰਣ ਸਪਸ਼ਟ ਸੀ ਪਛੜੇ ਹੋਏ ਦੇਸਾਂ ਦੇ 
ਬੁਧਿਜਨਾਂ ਨੂੰ ਇਹ ਸਪਸ਼ਟ ਹੋ ਗਿਆਂ ਸੀ ਕਿ ਉਨ੍ਹਾਂ ਦੇ ਪਛੜੇਵੇ' ਦਾ ਕਾਰਣ ਉਨ੍ਹਾਂ ਦੀ 
ਭਾਵਨਾ ਤੇ ਸੋਚਣੀ ਵਿਚ ਅਧਿਆਤਮਵਾਦੀ ਅੰਜ਼ਾਂ ਦੀ ਪ੍ਰਬਲਤਾ ਸੀ ਜਿਨ੍ਹਾਂ ਦੇ ਅਧੀਨ 
ਇਨ੍ਹਾਂ ਦੇਸਾਂ ਦੇ ਰਾਜਸੀ ਤੇ ਸਮਾਜਕ ਅਧਿਕਾਰੀ ਵਰਗ ਆਪਣੇ ਆਪਨੂੰ ਤੇ ਜਨਤਾ ਨੂੰ 
ਜੀਵਨ ਦੇ ਯਥਾਰਥ ਤੋ" ਅਵਸਲੇ ਰਖ ਰਹੇ ਸਨ । ਇਸ ਅਵਸਲਪਨ ਦਾ ਸਿੱਟਾ ਉਨ੍ਹਾਂ 
ਦੇਸਾਂ ਦੇ ਉਤੇ ਪਛਮੀ ਦੇਸਾਂ ਨੇ ਜਿੰਨ੍ਹਾਂ ਨੇ ਜੀਵਨ ਦੇ ਪਦਾਰਥਕ ਪਖਾਂ ਵਿਚ ਬੜੀ ਉਨਤੀ 
ਕੀਤੀ ਸੀ, ਆ ਕੇ ਆਪਣਾ ਅਧਿਕ ਰ ਜਮਾ ਲਿਆ ਸੀ, ਤੇ ਉਨ੍ਹਾਂ ਦੇ ਲਤਾੜੇ ਹੋਏ ਲੋਕ ਨਾ 
ਕੇਵਲ ਪਦਾਰਥਕ ਪੱਖ ਤੇ ਹੀ ਗਰੀਬੀ ਦੇ ਟੋਏ ਵਿਚ ਹੋਰ ਡੂੰਘੇ ਧਸੇ ਜਾ ਰਹੇ ਸਨ ਸਗੋਂ ਉਨ੍ਹਾਂ 
ਦੀ ਅਧਿਆਤਮਕ ਭਾਵਨਾ ਵੀ ਓਪਰੀ ਓਪਰੀ ਤੇ ਝੂਠੀ ਸਿੱਧ ਹੋ ਰਹੀ ਸੀ । ਕਿਸੇ 
ਅੰਗ੍ਰੇਜ਼ ਨੇ ਲਿਖਿਆ ਹੈ ਕਿ ਇਹ ਭਾਰਤ ਵਰਗ ਦੇਸ ਵਿਚ ਹੀ ਹੋ ਸਕਦਾ ਹੈ ਜਿਥੇ ਧਨ 
ਦੌਲਤ ਨੂੰ ਤੁੱਛ ਤੇ ਬੱਦਲ ਦੀ ਛਾਈ ਕਿਹਾ ਜਾਂਦਾ ਹੈ, ਕਿ ਕਿਸ ਗਰੀਬ ਦਾ ਵੀਹ ਰੁਪਏ 
ਗੁਆਚ ਜਾਣ ਨਾਲ ਹੀ ਦਿਲ ਧੜਕਣੋ ਖਲੋ ਜਾਵੇ । ਅਰਥਾਤ ਕਹਿਣ ਨੂੰ ਤਾਂ ਭਾਵੇ" ਇਨ੍ਹਾਂ 
ਪਛੜੇ ਹੋਏ ਦੇਸਾਂ ਦੇ ਲੌਕ ਅਗਲੇ ਜਹਾਨ ਦੀ ਸਿੱਧੀ ਨੂੰ ਹੀ ਸਭ ਕੁਝ ਸਮਝਦੇ ਸਨ ਪਰ 
ਆਪਣੇ ਨਿਤ ਪ੍ਰਤੀ ਜੀਵਨ ਦੇ ਵਿਚ ਉਹ ਧਨ ਪਦਾਰਥ ਲਈ ਇਤਨੇ ਆਤੂਰ ਰਹਿੰਦੇ 
ਸਨ ਜਿਤਨਾ ਪਛਮੀ ਦੇਸਾਂ ਵਿਚ ਲੌਕ ਨਹੀਂ' ਹੁੰਦੇ । 
ਸਿਰਜਣਾ 3 


ਇਸ ਅਨੁਭਵ ਦਾ ਫਲ ਸਰੂਪ ਸਾਡੇ ਦੇਸ਼ ਵਿਚ ਵੀ ਜੀਵਨ ਦੇ ਪਦਾਰਥਕ ਪੱਖ ਨੂੰ 
ਨਿੰਦਣ ਦਾ ਰਿਵਾਜ ਘਟਣ ਲਗ ਪਿਆ ਸਗੋ ਸਾਡੇ ਬੋਧਿਕ, ਰਾਜਨੀਤਕ ਤੇ ਸਮਾਜਕ 
ਖੇਤਰ ਦੇ ਆਗੂਆਂ ਨੇ ਦੇਸ ਵਿਚੋ" ਗਰੀਬੀ ਨੂੰ ਹਟਾਣ ਤੇ ਜਨਤਾ ਦੇ ਪਦਾਰਥਕ ਜੀਵਨ ਦੇ 
ਪੱਧਰ ਨੂੰ ਉਚਿਆਣ ਲਈ ਆਕਾਂਖਾ ਦਿਖਾਣੀ ਆਰੰਭ ਕੀਤੀ । ਇਸ ਆਕਾਂਖਾ ਨੂੰ ਗਰੀਬੀ 
ਹਟਾਣ ਤੇ ਜਨਤਾ ਦੇ ਪਦਾਰਥਕ ਜੀਵਨ ਦੇ ਪੱਧਰ ਨੂੰ ਉਚਾ ਕਰਨ ਦਾ ਇਕੋ ਇਕ ਢੰਗ 

ਸਮਾਜਵਾਦੀ ਪ੍ਰਸੋਧ ਸਥਾਪਿਤ ਕਰਨਾ ਦਿਸਣ ਲਗ ਪਿਆ । ਸਾਡੇ ਸੈਵਿਧਾਨ ਵਿਚ ਭਾਰਤ 

ਦੇ ਇਤਿਹਾਸ ਵਿਚ ਪਹਿਲ) ਵਾਰੀ ਗਰ)ਬੀ ਦੀ ਮਹਿਮਾ ਕਰਨੀ ਛੱਡਕੇ ਲੋਕਾਂ ਦੀ ਪਦਾਰਥਕ 
ਕੁਸ਼ਲਤਾ ਦੀ ਪ੍ਰਾਪਤੀ ਤੇ ਉਨ੍ਹਾਂ ਦੇ ਜੀਵਨ ਦੇ ਪਦਾਰਥਕ ਪੱਧਰ ਨੂੰ ਉੱਚਾ ਕਰਨ ਦੇ ਉਦੇਸ਼ 
ਸਵੀਕਾਰ ਕੀਤੇ ਗਏ । ਸੁਭਾਵਕ ਸੀ ਕਿ ਇਨ੍ਹਾਂ ਉਦੇਸ਼ਾਂ ਦੇ ਅਧੀਨ ਸਾਡੀ ਸਾਹਿਤ ਰਚਨਾ 
ਵਿਚ ਆਦਰਸ਼ਵਾਦ ਤੇ ਰੁ:ਸਵਾਦ ਨੂੰ ਤਿਆਗਕੇ ਯਥਾਰਥਵਾਦ ਦੀ ਰੁਰੀ ਨੂੰ ਅਪਣਾਇਆ 
ਗਿਆ । ਤੇ ਯਥਾਰਥਵਾਦ ਪਦਾਰਥਵਾਦ ਦਾ ਹੀ ਸਾਂਸਕ੍ਰਿਤਕ ਰੂਪ ਹੈ । 

ਜਦੋਂ“ ਉਨੀਵੀ' ਸਦੀ ਦੇ ਪਿਛਲੇ ਅੱਧ ਵਿਚ ਫਰਾਂਸ ਵਿਚ ਕਲਾ ਤੇ ਸਾਹਿਤ ਦੇ 
ਖੇਤਰਾਂ ਵਿਚ ਯਥਾਰਥਵਾਦ ਦੀ ਲਹਿਰ ਚੱਲ) ਤਾਂ ਇਸ ਲਹਿਰ ਦੇ ਆਗੂਆਂ ਤੇ ਹੋਰ ਕਦੀ 
ਚਿੰਤਕਾਂ ਨੌ ਇਸਨੂੰ ਸਮਾਜਵਾਦ ਤੇ ਕ੍ਰਾਂਤੀ ਵਲ ਰੁਚਿਤ ਆਖਿਆ । ਤੇ ਠੀਕ ਅਰਥਾਂ ਵਿਚ 
ਹੀ ਯਥਾਰਥਵਾਦ ਦਾ ਗ੍ਰਹਿਣ ਕਰਨਾ ਅਧਿਆਤਮਵਾਦ ਤੇ ਰੁਮਾਂਸਵਾਦ ਨੂੰ ਤਿਆਗਣ ਦੇ 
ਤੁਲ ਸੀ ਤੇ ਸੋਚ ਤੇ ਭਾਵਨਾ ਦੇ ਖੇਤਰ ਵਿਰ ਇਹ ਇਕ ਵੱਡੀ ਕ੍ਰਾਂਤੀ ਸੀ । 

ਸਾਡੇ ਦੇਸ ਵਿਚ ਵੀ 1935-36 ਵਿਚ ਚਿੰਤਨ ਤੇ ਭਾਵਨ' ਦੇ ਖੇਤਰਾਂ ਵਿਚ ਇਹੀ 
ਰੁਚੀ ਪ੍ਰਬਲ ਹੋਣ ਲਗ ਪਈ ਸੀ ਤੇ ਇਹ ਇਕ ਪ੍ਰਕਾਰ ਸਾਡੇ ਬੌਧਿਕ ਤੇ ਭਾਵਕ ਜੀਵਨ 
ਵਿਚ ਕ੍ਰਾਂਤੀ ਦੀ ਸੂਚਕ ਸੀ । ਅਸਚਰਜ ਨਹੀ” ਕਿ ਉਸ ਸਮੇ' ਭਾਰਤ ਦੇ ਸਾਰੇ ਭਾਗਾਂ 
ਵਿਚ ਬੁਧਿਜਨਾਂ, ਚਿੰਤਕਾਂ, ਕਲਾਕਾਰਾਂ ਤੇ ਸਾਹਿਤਕਾਰਾਂ ਨੇ ਯਥਾਰਥਵਾਦੀ ਰੁਚੀ ਨੂੰ ਧਾਰਨ 
ਕੀਤਾ ਤੇ ਇਹ ਅਨੁਭਵ ਕਰਕੇ ਕਿ ਇਹ ਰੁਚੀ ਸਾਡੇ ਦੇਜ ਨੂੰ ਠੀਕ ਪ੍ਰਗਤੀ ਵਲ ਲੈ ਜਾਵੇਗੀ 
ਆਪਣੀ ਯਥਾਰਥਵਾਦੀ ਭਾਵਨਾ ਨੂੰ ਪ੍ਰਗਤਿਵਾਦ ਦਾ ਨਉ” ਦਿੱਤਾ । 

ਇਸ ਭਾਵਨਾ ਜਾਂ ਰੁਚੀ ਨੂੰ ਪ੍ਰਗਤਿਵਾਦ ਕਹਿਣ ਦਾ ਇਕ ਹੋਰ ਸਾਮਿਅਕ ਕਾਰਣ 
ਵੀ ਸੀ । ਪਹਿਲੋ ਵਿਸ਼ਵ ਯੁੱਧ ਤੋ' ਪਿਛੋ ਇਸ ਯੁੱਧ ਦੀ ਭਿਆਨਕਤਾ ਨੇ ਪਛਮੀ ਜਗਤ 
ਵਿਚ ਦੋ ਰੁਚੀਆਂ ਉਤਪੰਨ ਕਰ ਦਿੱਤੀਆਂ ਸਨ । ਇਕ ਰੁਚੀ ਪਦਾਰਥਵਾਦ ਤੇ ਯਥਾਰਥ- 
ਵਾਦ ਨੂੰ ਸਪਸ਼ਟ ਰੂਪ ਵਿਚ ਨਿੰਦਣ ਦੀ ਸੀ ਤੇ ਦੂਜੀ ਜੀਵਨ ਨੂੰ ਅਤਿ ਕਠੋਰ ਤੋਂ ਕਰੂਰ 
ਦਰਸਾਣ ਦੀ । ਪਹਿਲ ਰੁਰੀ ਤਾਂ ਕੁਝ ਧਾਰਮਿਕ ਭਾਵਨਾ ਵਾਲੋਂ ਲੋਕਾਂ ਵਿਚ ਹੀ ਪ੍ਰਚਲਿਤ 
ਹੋਈ ਪਰ ਸੰਸਾਰਕ ਹੁਚੀਆਂ ਵਾਲੇ ਬਹੁਤੇ ਚਿੰਤਕਾਂ ਤੇ ਸਾਹਿਤਕਾਰਾਂ ਨੂੰ ਦੂਜੀ ਰੁਚੀ ਨੇ 
ਪ੍ਰਭਾਵਿਤ ਕੀਤਾ । ਉਹ ਆਪਣੀ ਯਥਾਰਥਵਾਦੀ ਸੋਚਣੀ ਦੇ ਅਧੀਨ ਆਪਣੀ ਕਲਾ ਤੇ 
ਸਾਹਿਤਕ ਰਚਨਾ ਵਿਚ ਜੀਵਨ ਦੇ ਪਦਾਰਥਕ ਪੱਖ ਤੋਂ ਅਤਿ ਘਿਣਾਉਣੇ ਵਰਣਨ ਦੇਣ 
ਲਗ ਪਏ । ਮਾਰਕਸਵਾਦੀ ਚਿੰਤਨ ਅਨੁਸਾਰ ਇਹ ਰੁਚੀ ਪੂੰਜੀਵਾਦ ਦੀ ਢਹਿੰਦੀ ਕਲਾ 
ਦਾ ਚਮਤਕਾਰ ਸੀ । ਪੂੰਜੀਵਾਦੀ ਵਰਗ ਆਪਣੀ ਅਗਵਾਈ ਵਿਚ ਜਗਤ ਨੂੰ ਨਿਘਾਰ ਵਲ 
ਜਾਂਦੇ ਵੇਖ ਰਿਹਾਂ ਸੀ ਤੇ ਇਸਨੂੰ ਇਸ ਨਿਘਾਰ ਤੌ' ਬਚਣ ਲਈ ਸਮਾਜਵਾਦ ਨੂੰ ਸਵੀਕਾਰ 
4 ਸਿਰਜਣਾ 


ਨਹੀਂ" ਕਰ ਸਕਦਾ ਸੀ । ਸਮਾਜਵਾਦੀ ਜਗਤ ਤੇ ਪਛੜੇ ਹੋਏ ਦੇਸਾਂ ਵਵਚ ਸੁਭਾਵਕ ਹੀ 
ਇਸ ਪ੍ਰਕਾਰ ਦੇ ਯਥਾਰਥਵਾਦ ਨੂੰ ਵੀ ਸਵੀਕਾਰ ਨਹੀ” ਕੀਤਾ ਜਾ ਜਕਦਾ ਸੀ । ਸੋ ਉਥੇ 
ਪੂੰਜੀਵਾਦੀ ਜਗਤ ਦੇ ਨਵੇ" ਯਥਾਰਥਵਾਦ ਨੂੰ ਨਿਰਾਸ਼ਾਵਾਦ ਤੋਂ ਪ੍ਰਕ੍ਰਿਤਿਵਾਦ ਆਖਿਆ 
ਗਿਆ ਤੇ ਸ਼ੁਧ ਰੂਪ ਦੇ ਯਤਾਰਬਵਾਦ ਨੂੰ ਸਮਾਜਵਾਦੀ ਯਥਾਰਥਵਾਦ ਜਾਂ ਪ੍ਰਗਤਿਵਾਦੀ 
ਯਥਾਰਥਵਾਦ ਅਥਵਾ ਪ੍ਰਗਤਿਵਾਦ । 

ਪ੍ਰੰਜੀਵਾਦੀ ਵਰਗ ਦੇ ਸਮਾਜਵਾਦ ਦੇ ਵਿਰੋਧ ਨੇ ਯੂਰਪ ਵਿਚ ਇਕ ਹੋਰ ਕਰੂਰ ਰੂਪ 
ਧਾਰਨ ਕਰ ਲਿਆ ਸੀ ਉਹ ਰੂਪ ਫਾਸ਼ੀਵਾਦ ਜਾਂ ਨਾਜ਼ੀਵਾਦ ਸੀ । ਇਸ ਰੂਪ ਨੂੰ ਪਛਮੀ 
ਜਗਤ ਦੇ ਉਦਾਰ ਚਿੱਤ ਸਾਹਿਤਕਾਰ ਤੇ ਚਿੰਤਕ ਵੀ ਪ੍ਰਵਾਨ ਨਾ ਕਰ ਸਕੇ ਤੋਂ ਉਨ੍ਹਾਂ ਨੇ 
1934 ਵਿਚ ਪੈਰਿਸ ਵਿਚ ਇਕ ਸਮਾਗਮ ਕਰਕੇ ਇਸਦੀ ਨਿੰਦਾ ਕੀਤੀ ਤੇ ਚਿੰਤਕਾਂ, ਕਲਾ= 
ਕਾਰਾਂ ਤੇ ਸਾਹਿਤਕਾਰਾਂ ਨੂੰ ਯਬਾਰਥਵ'ਦ ਦੇ ਪ੍ਰਗਤਿਵਾਦ ਰੂਪ ਨੂੰ ਗ੍ਰਹਿਣ ਕਰਨ ਦਾ 
ਆਗ੍ਹਿ ਕੀਤਾ । ਉਨ੍ਹਾਂ ਦਾ ਇਹ ਆਗ੍ਰਹਿ ਪਛੜੇ ਹੋਏ ਦੇਸਾਂ, ਭਾਰਤ ਆਦਿ ਵਿਚ 
ਪ੍ਰਗਤਿਵਾਦੀ ਭਾਵਨਾ ਲਈ ਬੜਾ ਉਤਸਾਹਜਨਕ ਸਿੱਧ ਹੋਇਆ । ਗੱਲ ਏਥੋ' ਤਕ ਪਹੁੰਚ 
ਗਈ ਕਿ ਭਾਰਤ ਵਿਚ ਮੂਲ ਕੂਪ ਵਿਚ ਅਧਿਆਤਮਵਾਦੀ ਤੇ ਆਦਰਸ਼ਵਾਦੀ ਰੁਚੀਆਂ ਵਾਲੋਂ 
ਸਹਿਤਕਾਰ ਵੀ ਆਪਣੀ ਰਚਨਾ ਵਿਚ ਪ੍ਰਗਤਿਵਾਦ ਦੇ ਕੂੜ ਅੰਸ਼ਾਂ ਨੂੰ ਸਵੀਕਾਰ 
ਕਰਨ ਲਗ ਪਏ । ਪਰ ਉਨ੍ਹਾਂ ਦੀ ਪ੍ਰਗਤਿਵਾਦੀ ਸਵੀਕ੍ਰਿਤੀ ਦੀ ਸੀਮਾ ਬਹੁਤ ਤੰਗ ਸੀ । 
ਮੁਖ ਰੂਪ ਵਿਚ ਉਨ੍ਹਾਂ ਦਾ ਪ੍ਰਗਤਿਵਾਦ ਕੇਵਲ ਅੰਗ੍ਰੇਜ਼ੀ ਤੇ ਹੋਰ ਸਾਮਰਾਜਾਂ ਨੂੰ ਤੇ ਹਿਟਲਰ 
ਦੇ ਨਾਜ਼ੀਵਾਦ ਨੂੰ ਨਿੰਦਣ ਤੇ ਸਾਡੇ ਦੇਸ ਵਿਚ ਧਾਰਮਿਕ ਸੋਸਥਾਵਾਂ, ਵਰਗਾਂ ਤੇ ਕਰੂ ਰੀਤੀਆਂ 
ਦੇ ਕੋਹਜੇ ਰੂਪਾਂ, ਜ਼ਾਤ ਪਾਤ, ਛੂਤ ਛਾਤ, ਇਸਤਰੀ ਦਮਨ ਅਦਿ ਨੂੰ ਨਿੰਦਣ ਤਕ ਹੀ 
ਸੀਮਿਤ ਰਿਹਾ । ਇਸ ਤੋ ਉਪਰੌਤ ਸਾਮਰ'ਜ ਦੇ ਦਲਿਤ ਹੋਣ ਦੀ ਸਥਿਤੀ ਵਿਚ ਉਹ 
ਆਪਣੀ ਭਾਵਨਾ ਵਿਚ ਸਾਮਰਾਜ ਦੇ ਮੁਖ ਵਿਰੋਧੀ 7ਮਾਜਵਾਦ ਦਾ ਵੀ ਪੱਖ ਪੂਰਨ ਤੋ” 
ਬਚ ਨਹੀ ਸਕਦੇ ਸਨ ! ਇਕ ਪ੍ਰਕਾਰ ਆਪਣੀ ਦਲਿਤ ਅਵਸਥਾ ਵਿਚ ਉਹ ਸਾਮਰਾਜੀ 
ਤੇ ਪੂੰਜੀਵਾਦੀ ਯਥਾਰਥਵ'ਦ ਨੂੰ ਅਸਵੀਕਰ ਕਰਦੇ ਸਨ ਤੇ ਇਸ ਲਈ ਸਾਹਿਤਕ ਖੇਤਰ 
ਵਿਚ ਪ੍ਰਗਤਿਵਾਦੀ ਲਹਿਰ ਨਾਲ ਮਿਲਕੇ ਚਲਦੇ ਸਨ । ਭਾਰਤ ਵਿਚ ਕੋਈ ਸਾਹਿਤਕਾਰ 
ਹੀ ਅਜਿਹਾ ਰਹਿ ਗਿਆ ਸੀ ਜੌ ਆਪਣੇ ਆਪਨੂੰ ਪ੍ਰਗਤਿਵਾਦੀ ਨਾ ਅਖਵਾਣਾ ਚਾਹੁੰਦਾ 
ਹੋਵੇ । 

ਸੁਤੋਤਰਤਾ ਦੀ ਪ੍ਰਾਪਤੀ ਤੋ ਪਿਛੋ" ਇਸ ਪਿਛਲੇ ਵਰਗ ਦੇ ਚਿੰਤਕ ਤੇ ਲੇਖਕ 
ਪ੍ਰਗਤਿਵਾਦੀ ਲਹਿਰ ਤੋ” ਸੁਕਵਕ ਹੀ ਉਪਰਾਮ ਹੋਣ ਲਗ ਪਏ । ਉਨ੍ਹਾਂ ਦੇ ਚਿੰਤਨ ਤੇ 
ਭਾਵਾਂ ਵਿਚ ਜਿਹੜੀ ਕ੍ਰਾਂਤੀ ਆਦਰਸ਼ਵਾਦ ਤੋ' ਪਦ'ਰਥਵਾਦ ਵਲ ਨੂੰ ਹੋਈ ਸੀ ਉਹ ਬੜੀ 
ਪੇਤਲੀ ਤੇ ਓਪਰੀ ਜੇਹੀ ਜੀ । ਹੁਣ ਸੁਤੰਤਰਤਾ ਪਰ ਪਤੀ ਤੋ ਪਿਛੋ ਉਨ੍ਹਾਂ ਦੇ ਮਨਾਂ ਵਿਚੋ” 
ਦਲਿਤ ਹੋਣ ਦਾ ਅਨੁਭਵ ਨਿਕਲਣ ਠਗ ਪਿਆ । ਉਹ ਆਪਣੇ ਆਪਨੂੰ ਰਾਜਸੀ ਪੱਖ ਤੇ 
ਪਛਮੀ ਦੇਸਾਂ ਦੇ ਬਰਾਬਰ ਸਮਝਣ ਲਗ ਪਏ । ਉਨ੍ਹਾਂ ਵਿਚ ਦਬੀ ਹੋਈ ਪੂੰਜੀਵਾਦੀ ਭਾਵਨਾ 
ਜਾਗਣ ਲਗ ਪਈ । ਉਨ੍ਹਾਂ ਵਿਚੋ ਕਈ ਸਪਸ਼ਟ ਰੂਪ ਵਿਚ ਸਮਾਜਵਾਦ ਦਾ ਵਿਰੋਧ ਕਰਨ 
ਲਗ ਪਏ ਤੇ ਪ੍ਰਗਤਿਵਾਦ ਨੂੰ ਛੁਟਿਆਣ ਲਗ ਪਏ । ਇਹ ਇਕ ਪ੍ਰਕਾਰ ਦੀ ਪ੍ਰੰਂਤੁ 
ਸਿਰਜਣਾ 5 


ਕ੍ਰਾਂਤੀ ਸੀ । ਇਸਦਾ ਪ੍ਰਮਾਣ ਸਪਸ਼ਟਤਮ ਰੂਪ ਵਿਚ ਉਨ੍ਹਾਂ ਦੇ ਕਲਾ ਤੇ ਸਾਹਿਤ ਵਿਚ 
ਪ੍ਰਗਤਿਵਾਦੀ ਤੇ ਸਮਾਜਵਾਦੀ ਭਾਵਾਂ ਦੇ ਆਵਾਹਣ ਨੂੰ ਨਿੰਦਣ ਵਿਚ ਦਿਸ ਪੈ'ਦਾ ਹੈ । ਉਹ 
ਪ੍ਰਗਤਿਵਾਦੀ ਭਾਵਾਂ ਦੇ ਅਭਿਵਿਅਕਤ ਕਰਨ ਨੂੰ ਨਾਹਰੇਬਾਜ਼ੀ ਕਹਿਣ ਲਗ ਪਏ ਤੇ ਆਪਣੀ 
ਲਿਖਤ ਵਿਚ ਆਦਰਸ਼ਵਾਦੀ ਤੇ ਅਧਿਅਤਮਵ'ਦੀ ਮੋੜ ਦੇ ਸਪਸ਼ਟ ਹੋ ਜਾਣ ਦੇ ਡਰ ਤੋ” 
ਇਸਨੂੰ ਗੁਹਜਮਦੀ ਕਰਨ ਦੇ ਕਈ ਢੰਗਾਂ ਤੇ ਸ਼ੈਲੀਆਂ ਦੇ ਧਾਰਨੀ ਹੋ ਗਏ । ਇਨ੍ਹਾਂ ਵਿਚ 
ਪਹਿਲਾਂ ਪਹਿਲਾਂ ਮੁਖ ਸ਼ੈਲੀਆਂ ਮਨੌਵਿਗਿਆਨਕਤਾ, ਚੇਤਨਾ ਪ੍ਰਵਾਹ , ਅਭਿਵਿਅੰਜਨਵਾਦ ਤੇ 
ਪਰ-ਯਥਾਰਥਵਾਦ ਦੀਆਂ ਵਿਧੀਆ ਸਨ । 

ਸਾਮਰਾਜੀ ਪੂੰਜੀਵਾਦੀ ਵਰਗ ਦੇ ਅਪਣੌ ਪੁਰਾਣੇ ਚਾਲਿਆਂ ਤੇ ਪਰਤ ਜਾਣ ਦਾ 
ਫਲਸਰੂਪ ਦੂਜਾ ਵਿਸ਼ਵ ਯੁੱਧ ਪ੍ਰਚੰਡ ਹੋਇਆ । ਇਸ ਵਿਚ ਸਾਮਰਾਜੀ ਪੂੰਜੀਵਾਦ ਨੂੰ 
ਆਪਣੇ ਵਿਕ੍ਰਾਲ ਰੂਪ ਨਾਜ਼ੀਵਾਦ ਦੇ ਵਿਰੁੱਧ ਲੜਨ ਲਈ ਰੂਸੀ ਸਮਾਜਵਾਦ ਨਾਲ ਸੰਧੀ 
ਕਰਨੀ ਪਈ ਸੀ । ਜਦੋ 1945 ਵਿਚ ਦੂਜਾ ਵਿਸ਼ਵ ਯੁੱਧ ਇਕ ਪਾਸੇ ਸਾਮਰਾਜੀ ਪੂੰਜੀਵਾਦ 
ਤੇ ਦੂਜੇ ਪਾਸੇ ਸਮਾਜਵਾਦ ਦੀ ਜਿੱਤ ਹੋ ਜਾਣ ਨਾਲ ਸਮਾਪਤ ਹੋਇਆ ਤਾਂ ਪੂੰਜੀਵਾਦੀ 
ਜਗਤ ਦੇ ਬੁਧਿਜਨਾਂ ਦੇ ਮਨੌਂਭਾਵ ਉਸੇ ਪ੍ਰਕਾਰ ਦੀ ਸਥਿਤੀ ਦਰਸਾਣ ਲਗ ਪਏ ਜੌ ਇਨ੍ਹਾਂ 
ਨੇ ਪਹਿਲੇ ਵਿਸ਼ਵ ਯੁੱਧ ਦੇ ਪਿਛੋ' ਦਰਸਾਈ ਸੀ । ਅਰਥ'ਤ ਇਹ ਪੁਰੰਜੀਵਾਦ ਦੀ ਢਹਿੰਦੀ 
ਕਲਾ ਨੂੰ ਤਾਂ ਅਮੋੜ ਮੰਨਣ ਲਗ ਪਏ ਪਰ ਇਸਦੀ ਥਾਂ ਸਮਾਜਵਾਦ ਦੀ ਸਥ'ਪਤੀ ਵਲ 
ਰੁਚਿਤ ਨਾ ਹੋਏ ਤੇ ਕੇਈ ਤੀਜੇ ਚੌਥੇ ਰਾਹ ਲੱਭਣ ਲੱਗੇ । ਬੌਧਿਕ ਜਗਤ ਵਿਚ ਇਸਦਾ 
ਫਲ ਸਰੂਪ ਅਸਤਿਤਵਵਾਦ ਤੇ ਸੰਰਚਨਾਵਾਦ ਆਦਿ ਦਾਰਸ਼ਨਿਕ ਵਿਧੀਆਂ ਪ੍ਰਚਲਿਤ ਹੋ 
ਗਈਆਂ । ਅਸਤਿਤਵਵ'ਦੀ ਵਿਧੀ ਦਾ ਮੂਲ ਮਤ ਇਹ ਸੀ ਕਿ ਮਨੁੱਖਾ ਜੰਵਨ ਆਪਣੇ ਮੂਲ 
ਸੁਭਾਵ ਵਿਚ ਦੂਖ ਗ੍ਰਸਿਤ ਹੈ ਇਸ ਦੂਖ ਗ੍ਰਸਿਤ ਭਾਵ) ਨਾਲ ਵਿਚਰਨ ਦੇ ਅਸਤਿਤਵ- 
ਵਾਦੀ ਚਿੰਤਨ ਨੇ ਦੋ ਰਾਹ ਦਰਸਾਏ । ਇਕ ਧਾਰਮਿਕ ਅਧਿਆਤਮਵਾਦੀ ਭਾਵਨਾਵਾਂ ਵਾਲਾ, 
ਕਰਕਗਾਰਦ, ਬਿਊਬਲ ਆਦਿ ਦਾ ਰਹ, ਤੇ ਦੂਜਾ ਯਾਂ ਪਾਲ ਸਾਰਤ ਆਦਿਦਾਰਾਹ। 
ਪਹਿਲੇ ਵਰਗ ਨੇ ਮਨੁੱਖ ਨੂੰ ਸਮਾਜਕ ਜੀਵਨ ਤੋ” ਤੇ ਇਸਦੇ ਭੂਪਵ'ਦੀ ਤੇ ਪੂੰਜੀਵਾਦੀ ਮਤ 
ਸਿਧਾਂਤਾਂ ਤੋ" ਵੱਖ ਤੇ ਨਿਰਲੇਪ ਹੋ ਕੇ ਆਪਣੇ ਮਨ ਨੂੰ ਸਿੱਧਾ ਕਿਸੇ ਪਰਮ'ਰੂਪ ਆਦਰਸ਼ ਨ'ਲ 
ਜੋੜਨ ਅਥਵਾ ਕਿਸੇ ਆਦਰਸ਼ ਰੂਪ ਈਸ਼ਵਰ ਨਾਲ ਸਿੱਧਾ ਤੂੰ ਤੇ ਮੈ' ਦਾ ਰਿਸ਼ਤਾ ਬਣਣ ਦੀ 
ਗੱਲ ਕੀਤੀ । ਪ੍ਰਤੱਖ ਰੂਪ ਵਿਚ ਇਹ ਤਿਸ਼ਤਾ ਕੀ ਹੋ ਸਕਦਾ ਹੈ ਇਹ ਕਰਕਗਾਰਦ ਤੇ ਬਿਊਬਲ 
ਆਦਿ ਨਹੀ' ਦਰਸਾਂਦੇ । ਗਹੁ ਨਾਲ ਵੇਖਿਆ ਜ'ਵੇ ਤਾਂ ਇਹ ਇਕ ਪ੍ਰਕਾਰ ਦਾ ਨਵਾਂ ਸੂਫੀਵਾਦ 
ਹੀ ਹੈ ਜਿਸਨੂੰ ਵਿਰਲੇ ਵਿਰਲੇ ਲੌਕ ਧਾਰਨ ਕਰ ਸਕਦੇ ਹਨ ਇਸ ਕਰਕੇ ਕਿ ਉਨ੍ਹਾਂ ਦੇ ਜੀਵਨ 
ਨਿਰਬਾਹ ਲਈ ਬਾਕੀ ਸਮੁੱਚੀ ਜਨਤਾ ਆਪਣੇ ਆਪਣੇ ਪਦਾਰਥਕ ਰੁਝੇਵਿਆਂ ਵਿਚ ਲੱਗੀ 
ਫਹਿੰਦੀ ਹੈ । ਯਾਂ ਪਾਲ ਸਾਰਤ ਅਗੰਦ ਦੂਜੇ ਗੁੱਟ ਦਾ ਮਤ ਹੈ ਕਿ ਮਨੁੱਖ ਦੀ ਇਸ ਦੂਖ 
ਗ੍ਰਸਿਤ ਭਾਵੀ ਨੂੰ ਮਨੁੱਖ ਸਮਾਜਕ ਕਰਮ ਰਾਹੀ" ਥੋੜਾ ਬਹੁਤ ਸੰਵਾਰ ਸਕਦਾ ਹੈ । ਅਰਥਾਤ 
ਜੀਵਨ ਇਕ ਪ੍ਰਕਾਰ ਦਾ ਮਨੁੱਖ ਦੇ ਗਲ ਪਿਆ ਢੋਲ ਹੈ ਜਿਸਨੂੰ ਵਜਾਣਾ ਪੈਦਾ ਹੈ ਪਰ 
ਚੰਗਾ ਹੈ ਜੇ ਇਸਨੂੰ ਦੂਜਿਆਂ ਨਾਲ ਤਾਲਮੇਲ ਵਿਚ ਵਜਾਇਆ ਜਾਵੇ । ਇਹ ਮਤ ਮਾਰਕਸ- 
ਵਾਦੀ ਸਮਾਜਵਾਦ ਦੀ ਇਸ ਧਾਰਨਾ ਨੂੰ ਅਪਣਾਉਣ ਤੋਂ" ਸੰਕੋਚ ਕਰਦਾ ਹੈ ਕਿ ਮਨੁੱਖੀ 
6 ਸਿਰਜਣਾ 


ਸਮਾਜ ਪ੍ਰਗਤੀ ਕਰ ਰਿਹਾ ਹੈ ਤੇ ਇਹ ਪ੍ਰਗਤੀ ਵਰਗ ਸੰਘਰਸ਼ ਰਾਹੀ ਹੋ ਰਹੀ ਹੈ । 
ਅਰਥਾਤ ਜਿਥੇ ਮਾਰਕਸਵਾਦੀ ਸਮਾਜਵਾਦ ਸਮੁੱਦੀ ਜਨਤਾ ਤੇ ਕਿਰਤੀ ਵਰਗ ਦੀ ਜਿੱਤ ਨੂੰ 
ਨਿਸ਼ਚਿਤ ਤੇ ਅਨਿਵਾਰੀ ਸਮਝਦਾ ਹੈ, ਭਾਵੇ` ਇਸ ਜਿੱਤ ਦੀ ਪ੍ਰਾਪਤੀ ਲਈ ਸੂਝਵਾਨ 
ਅਗਵਾਈ ਤੇ ਸੈਗਠਨ ਦੀ ਲੋੜ ਹੈ, ਉਥੇ ਯਾਂ ਪਾਲ ਸਾਰਤ ਆਦਿ ਦਾ ਅਸਤਿਤਵਵਾਦ 
ਕਿਰਤੀ ਵਰਗ ਦੀ ਜਿੱਤ ਨੂੰ ਨਿਸ਼ਚਿਤ ਤੇ ਅਨਿਵਾਰੀ ਨਹੀ” ਸਮਝਦਾ ਤੇ ਨਾ ਹੀ ਲੌੜੀਂਦੇ 
ਸਮਾਜਕ ਕਰਮ ਨੂੰ ਵਹਗ ਸੰਘਰਸ਼ ਆਖਣ ਲਈ ਤਿਆਰ ਹੈ । ਜਾਂ ਜੇ ਉਹ ਇਸਨੂੰ ਵਰਗ 
ਸੰਘਰਸ਼ ਮੰਨਦਾ ਹੈ ਤਾਂ ਉਸ ਨਿਸ਼ਚਿਤ ਰੂਪ ਵਿਚ ਨਹੀ ਜਿਸ ਵਿਚ ਮਾਰਕਸਵਾਦੀ 
ਸਮਾਜਵਾਦੀ ਮੰਨਦੇ ਹਨ । _ਯਾਂ ਪਾਲ ਸਾਰਤ ਆਪ ਮਾਰਕਸਵਾਦੀ ਸੰਗਠਨਾਂ ਨਾਲ ਕ੍ਝ 
ਦੂਰ ਤਕ ਹੀ ਚਲਦਾ ਹੈ, ਤੇ ਕਈ ਵਾਰ ਵਿਛੜ ਜਾਂਦਾ ਹੈ, ਫਿਰ ਆ ਮਿਲਦਾ ਹੈ ਤੇ ਫਿਰ 
ਵਿਛੜ ਜਾਂਦਾ ਹੈ । ਉਝ ਉਹ ਆਪਣੇ ਅਸਤਿਤਵਵਾਦ ਨੂੰ ਮਾਰਕਸਵਾਦੀ ਸਾਗਰ ਦੀ ਟਿਕ 
ਲਹਿਰ ਹੀ ਆਖਦਾ ਹੈ । 

ਉਪਰੋਕਤ ਵਿਚ ਸੈਕੇਤ ਅਧੀਨ ਦੂਜਾ ਰਾਹ ਸੈਰਚਨਾਵਾਦ ਦਾ ਹੈ । ਇਸ ਦਾ ਮੁਖ 
ਪ੍ਰਵੱਕਤਾ ਲੈਵੀ ਸਤ੍ਰਾਸ ਹੈ । ਸੈਰਚਨਾਵਾਦੀ ਮਾਰਕਸ ਦੇ ਦਵੈਦਵਾਦੀ ਪਦਾਰਥਵਾਦੀ 
ਸਕੌਲਪ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀ" ਕਦਦੇ । ਉਹ ਇਸ ਦਿਸ਼ਾ ਵਿਚ ਏਥੋ" ਤਕ ਹੀ ਜਾਂਦੇ 
ਹਨ ਕਿ ਜੀਵਨ ਵਿਚ ਹਰ ਪ੍ਰਕਟਨ ਦੀ ਆਪਣਾ ਸੌਰਚਨਾ ਹੈ ਤੇ ਉਸ ਸੈਰਚਨਾ ਦੇ ਪਰਿਵਰਤਨ 
ਤੇ ਵਿਕਾਸ ਦੇ ਆਪਣੇ ਹੀ ਨਿਯਮ ਹਨ। ਉਹ ਨਿਯਮ ਕੀ ਹਨ ਇਹ ਮਤ ਸਪਸ਼ਟ ਨਹੀ” 
ਕਰਦਾ । ਅਰਥਾਤ ਇਸ ਮਤ ਅਨੁਸਾਰ ਪ੍ਰਕਟਨ ਦੇ ਸਮੁੱਚੇ ਜਗਤ ਨੂੰ ਜੌੜਨ ਵਾਲੀ ਕੋਈ 
ਨਿਸ਼ਚਿਤ ਲੜੀ ਨਹੀ' ਹੈ । ਇਹ ਮਤ ਉਨ੍ਹਾਂ ਕਲਾਕਾਰਾਂ, ਕਵੀਆਂ ਤੇ ਸਾਹਿਤਕਾਰਾਂ ਵਿਚ 
ਅੱਜ ਕਲ ਬਹੁਤ ਪ੍ਰੀਯ ਹੈ ਜਿਹੜੇ ਕਿਸੇ ਦਿਸ਼ਾ ਜਾਂ ਸਾਹਿਤਕ ਅਗਵਾਈ ਨੂੰ ਮੰਨਣ ਤੋ 
ਸੰਕੋਚ ਕਰਦੇ ਹਨ । ਲੈਵੀ ਸਤ੍ਰਾਸ ਆਪਣੇ ਆਪਨੂੰ ਮਾਰਕਸਵਾਦੀ ਆਖਦਾ ਹੈ ਤੇ ਸੈ ਰਚਨਾ- 
ਵਾਦ ਨੂੰ ਉਸੇ ਤਰ੍ਹਾਂ ਮਾਰਕਸਵਾਦ ਦੇ ਸਾਗਰ ਦੀ ਇਕ ਲਹਿਰ ਕਹਿੰਦਾ ਹੈ ਜਿਵੇ” ਯਾਂ 
ਪਾਲ ਸਾਰਤ ਅਸਤਿਤਵਵਾਦ ਨੂੰ । ਪੰਜਾਬੀ ਸਾਹਿਤਕ ਰਚਨਾ ਵਿਚ ਅੱਜ ਕਲ ਇਸ ਮਤ ਦਾਂ 
ਪ੍ਰਮੁਖ ਧਾਰਨੀ ਡਾਕਟਰ ਹਰਿਭਜਨ ਸਿੰਘ ਹੈ । 

ਇਨ੍ਹਾਂ ਦੋ ਸ਼ਾਖਾਵਾਂ ਤੋਂ ਉਪਰੰਤ ਇਕ ਸ਼ਾਖਾ ਉਨ੍ਹਾਂ ਚਿੰਤਕਾਂ ਦੀ ਹੈ ਜਿਨ੍ਹਾਂ ਨੂੰ ਪਰ- 
ਮਾਰਕਸਵਾਦੀ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਪ੍ਰਮੁਖ ਨਾਮ ਅਮ੍ਰੀਕਨ ਪ੍ਰੋਫੈਸਰ ਮਾਰਕਿਊਸ 
ਦਾ ਹੈ। ਇਹ ਲੌਕ ਮਾਰਕਸਵਾਦੀ ਚਿੰਤਨ ਨੂੰ ਕੁਝ ਇਸ ਪ੍ਰਕਾਰ ਅੱਗੇ ਲੈ ਜਾਣ ਦ' ਯਤਨ 
ਕਰਦੇ ਹਨ ਜੋ ਬਹੁਤੇ ਰੂੜ੍ਹਮਤੀ ਮਾਰਕਸਵਾਦੀਆਂ ਨੂੰ ਪਸੰਦ ਨਹੀ”। ਇਨ੍ਹਾਂ ਦਾ ਮੁਖ 
ਵਿਮਤ ਇਹ ਹੈ ਕਿ ਅੱਜ ਦੇ ਜਗਤ ਵਿਚ ਸਮਾਜਵਾਦੀ ਕ੍ਰਾਂਤੀ ਦੀ ਮੁਖ ਸ਼ਕਤੀ ਕਿਰਤੀ 
ਸ਼ਰੋਣੀ ਨਹੀ ਰਹੀ । ਭਿੰਨ ਭਿੰਨ ਬੁਧੀਜੀਵੀ ਵਰਗ, ਵਿਦਿਆਰਥੀ, ਅਧਿਆਪਕ ਤੇ ਹੋਰ, 
ਆਪਣੇ ਆਪਣੇ ਸਾਧਨਾਂ ਤੇ ਸਥਿਤੀਆਂ ਅਨੁਸਾਰ ਇਸੇ ਕ੍ਰਾਂਤੀ ਲਈ ਤਾਂਘ ਤੇ ਜੂਝ ਰਹੇ 
ਹਨ ਤੇ ਅੱਗੋਂ” ਨੂੰ ਇਨ੍ਹਾਂ ਭਿੰਨ ਭਿੰਨ ਗੁੱਟਾਂ ਢਾ ਕੋਈ ਕੇ'ਦਰੀ ਸੰਗਠਨ ਕਿਸ ਪ੍ਰਕਾਰ ਦਾ 
ਹੋਵੇਗਾ ਇਸ ਬਾਰੇ ਇਹ ਚਿੰਤਕ ਸਪਸ਼ਟ ਨਹੀਂ । ਮਾਰਕਿਊਸ ਸਮਾਜਵਾਦੀ ਕ੍ਰਾਂਤੀ 
ਦੀ ਸ਼ਕਤੀ ਪੱਛਮੀ ਪੂੰਜੀਵਾਦੀ ਜਗਤ ਵਿਚ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਆਦਿ 
ਸਿਰਜਣਾ 7 


ਵਿਚ ਤੇ ਪਛੜੇ ਹੋਏ ਜਗਤ ਵਿਚ ਕਿਰਸਾਣ ਸ਼੍ਰੇਣੀ ਵਿਚ ਦੇਖਦਾ ਹੈ । ਇਸ ਚਿੰਤਨ ਨੂੰ ਬਲ 
ਕੁਝ ਤਾਂ ਚੀਨ ਵਿਚ ਮਾਉ ਦੇ ਕਿਰਤੀ ਵਰਗ ਤੋ ਬਿਨਾਂ ਕਿਰਸਾਣੀ ਸੈਨਾਵਾਂ ਰਾਹੀ” 
ਸਮਾਜਵਾਦੀ ਕ੍ਰਾਂਤੀ ਨੂੰ ਸਫਲ ਬਣਾਣ ਤੋ ਮਿਲਦਾ ਹੈ ਤੇ ਕੁਝ ਫੀਡਲ ਕਾਸਟਰੋ ਦੇ ਸਿਰਲੱਥ 
ਸਾਹਸਕਾਰਾਂ ਦੇ ਸੈਗਠਿਤ ਸੰਘਰਸ਼ ਤੋਂ', ਜੋ ਕਿਊਬਾ ਵਿਚ ਸਫਲ ਹੋਇਆ । ਪੰਜਾਬੀ 
ਸਾਹਿਤਕ ਚਿੰਤਨ ਵਿਚ ਜਸਬੀਰ ਸਿੰਘ ਆਹਲੂਵਾਲੀਆ ਨੂੰ ਇਸ ਪ੍ਰਕਾਰ ਦਾ ਪਰ- 
ਮਾਰਕਸਵਾਦੀ ਚਿੰਤਕ ਕਿਹਾ ਜਾ ਸਕਦਾ ਹੈ ਭਾਵੇ ਉਹ ਕਿਸੇ ਕ੍ਰਿਆਸ਼ੀਲ ਸੈਗਠਨ ਨਾਲ 
ਸੋਬੋਧਿਤ ਨਹੀਂ' । ਤੇਜਵੈਤ ਸਿੰਘ ਗਿੱਲ ਰੂੜ੍ਹਵਾਦੀ ਮਾਰਕਸਵਾਦੀਆਂ ਤੇ ਅਜਿਹੇ ਪਰ” 
ਮਾਰਕਸਵਾਦੀਆਂ ਦੇ ਵਿਚਕਾਰ ਕਿਤੇ ਵਿਚਰਦਾ ਪ੍ਰਤੀਤ ਹੁੰਦਾ ਹੈ ਭਾਵੇ ਉਸਦਾ ਅਤਿ ਪ੍ਰੀਯ 
ਪਥ ਪ੍ਰਦਰਸ਼ਕ ਇਟਲੀ ਦਾ ਗ੍ਰ੍‌ਅਸਕੀ ਆਪਣੇ ਅਗਰਗਾਮੀ ਚਿੰਤਨ ਵਿਚ ਹੂਹੜ੍ਹਮਤੀ 
ਮਾਰਕਸਵਾਦੀਆਂ ਨੂੰ ਪ੍ਰਵਾਨ ਹੈ । 

ਇਹ ਸਾਰੇ ਪ੍ਰਕਾਰ ਦੇ ਚਿੰਤਕ ਤੇ ਸਾਹਿਤ-ਦਾਰਸ਼ਨਿਕ ਸਮਾਜਵਾਦੀ ਯਥਾਰਥਵਾਦ 
ਤੇ ਪ੍ਰਗਤਿਵਾਦੀ ਯਥ/ਰਥਵਾਦ ਬਾਰੇ ਪ੍ਰਤੀਬਧ ਨਹੀ ਹਨ ਤੇ ਸਾਹਿਤ ਰਚਨਾ ਵਿਚ ਕਈ 
ਪ੍ਰਕਾਰ ਦੇ ਪ੍ਰਯੋਗਾਂ ਨੂੰ ਸਵੀਕਾਰ ਕਰਦੇ ਹਨ । 

ਸਾਹਿਤਕ ਜਗਤ ਵਿਚ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਸਾਹਿਤ ਤੇ ਕਲਾ ਦੇ 
ਸਾਰੇ ਸਥਾਪਿਤ ਰੂਪਾਂ ਨੂੰ ਅਸਵੀਕਾਰ ਕਰਦੇ ਹਨ । ਉਹ ਨਾ ਕੇਵਲ ਕਵਿਤਾ ਆਦਿ ਦੇ ਕੋਈ 
ਨਵੇ' ਰੂਪ ਉਤਪੰਨ ਕਰਨ ਦੇ ਯਤਨ ਕਰਦੇ ਹਨ ਸਗੋ" ਸਭ ਤਰ੍ਹਾਂ ਦੇ ਰੂਪ ਵਿਧਾਨ ਨੂੰ ਭੈਗ 
ਕਰ ਕੇ ਅਕਵਿਤਾ, ਅਕਹਾਣੀ ਤੇ ਅਨਾਵਲ ਆਦਿ ਦਾ ਪ੍ਰਚਾਰ ਕਰਦੇ ਹਨ । ਸਿੱਧ ਹੈ ਕਿ 
ਇਨ੍ਹਾਂ ਲੋਕਾਂ ਦੀ ਕੋਈ ਸਿਧਾਂਤਕ ਦਿਸ਼ਾ ਨਹੀਂ” ਤੇ ਨਾਂ ਕੋਈ ਸਮਾਜਕ ਉਦੇਸ਼ । ਅਜਿਹੇ ਲੋਕ 
ਸਥਾਪਨ', ਜੋ ਅੱਜ ਕਲ ਦੇ ਸੌਸ'ਰ ਵਿਚ ਪ੍ਰਧਾਨ ਰੂਪ ਵਿਚ ਸਾਮਰਾਜੀ ਪੂੰਜੀਵਾਦੀ ਹੈ, ਦੇ ਹੀ 
ਪਰੋਖ ਢੰਗ ਨਾਲ ਸਮਰਥਕ ਬਣ ਜਾਂਦੇ ਹਨ । 

ਜਿਸ ਤਰ੍ਹਾਂ ਉਪਰ ਕਿਹਾ ਗਿਆ ਹੈ ਪੰਜਾਬੀ ਸਾਹਿਤ ਜਗਤ ਵਿੱਚ ਪਿਛਲੇ ਪੰਦਰਾਂ 
ਕੁ ਵਰ੍ਹਿਆਂ ਤੋ ਪ੍ਰਗਤਿਵਾਦੀ ਯਥਾਰਥਵਾਦ ਪ੍ਰਤਿ ਉਪਰਾਮਤਾ ਬਣਦੀ ਰਹੀ ਹੈ ਤੇ ਕਈ 
ਸੂਝਵਾਨ ਚਿੰਤਕ ਵੀ ਇਸ ਉਪਰਾਮਤਾ ਦਾ' ਸ਼ਿਕਾਰ ਹੋ ਜਾਂਦੇ ਹਨ । ਇਸ ਸ਼ਿਕਾਰ ਵਿਚ 
ਪ੍ਰਮੁਖ ਸਾਹਿਤ ਚਿੰਤਕ ਡਾਕਟਰ ਅਤਰ ਸਿੰਘ ਹੈ ਜਿਹੜਾ ਆਰੰਭ ਵਿਚ ਪ੍ਰਗਤਿਵਾਦ) 
ਯਥਾਰਥਵਾਦ ਦਾ ਪ੍ਰਵੱਕਤਾ ਹੋਣ ਤੇ' ਪਿਛੋ" ਹੁਣ ਆਪਣੀ ਨਵੀਨਤਮ ਰਚਨਾ ਵਿਚ ਪ੍ਰਗਤਿਵਾਦ 
ਪ੍ਤੀ ਚੋਖੀ ਉਪਰਾਮਤਾ ਦਰਸਾਂਦਾ ਹੈ । ਡਾਕਟਰ ਅਤਰ ਸਿੰਘ ਨੂੰ ਆਪੱਤੀ ਪ੍ਰਗਤਿਵਾਦੀ 
ਚਿੰਤਨ ਤੇ_ਕਲਾ ਪ੍ਰਤੀ ਮੁਖ ਰੂਪ ਵਿਚ ਇਹ ਹੈ ਕਿ ਪ੍ਰਗਤਿਵਾਦੀ ਚਿੰਤਨ ਨਿਰੋਲ ਭਾਵਾਰਥੀ 
ਹੈ ਤੇ ਸ਼ਬਦਾਰਥ ਵਲ ਬੇਮੁਖ ਹੈ । ਡਾਕਟਰ ਸਾਹਿਬ ਨੂੰ ਗਿਲਾ ਹੈ ਕਿ ਭਿੰਨ ਭਿੰਨ ਸਿਧਾਂਤਾਂ 
ਦੀ ਦਲਬੈਦੀ ਨੇ ਪੰਜਾਬੀ ਸਾਹਿਤ ਚਿੰਤਨ ਦੇ ਖੇਤਰ ਵਿਚ ਇਕ ਅਨਾਚਾਰ ਤੇ ਅਰਾਜਕਤਾਂ 
ਦੀ ਅਵਸਥਾ ਉਤਪੰਨ ਕਰ ਦਿਤੀ ਹੈ । ਇਸ ਅਨਾਚਾਰ ਤੇ ਅਰਾਜਕਤਾ ਦੀ ਅਵਸਕਥਾਂ 
ਤੋਂ ਬਚਣ ਦਾ ਢੰਗ ਕੀ ਹੋ ਸਕਦਾ ਹੈ ਇਸ ਬਾਰੇ ਡਾਕਟਰ ਅਤਰ ਸਿੰਘ ਕੁਝ 
ਨਹੀ' ਦੱਸਦੇ । ਤੇ ਇਸ ਤਰ੍ਹਾਂ ਉਨ੍ਹਾਂ ਦੀ ਸਥਿਤੀ ਉਨ੍ਹਾਂ ਅਖੌਤੀ ਮਾਨਵਵਾਦੀ ਚਿੰਤਕਾਂ 
ਵਾਲੀ ਹੋ ਜਾਂਦੀ ਹੈ ਜੋ ਸਭ ਕਿਸਮ ਦੀ ਦਿਸ਼ਾ ਤੋ ਵਿਮੁਕਤ ਹੋ ਕੇ ਪੂੰਜੀਵਾਦੀ ਸਥਾਪਨਾ ਦੇ 
8 ਸਿਰਜਣਾ 


ਅਨੁਕੂਲ ਹੋ ਨਿਬੜਦੇ ਹਨ ! 

ਡਾਕਟਰ ਹਰਿਭਜਨ ਸਿੰਘ ਆਪਣੀ ਰਚਨਾ ਵਿਚ ਅਖੌਤੀ ਅਕਵਿਤਾ ਦੇ ਸਿਧਾਂਤ ਦੇ 
ਧਾਰਨੀ ਪ੍ਰਤੀਤ ਹੁੰਦੇ ਹਨ ਤੇ ਆਪਣੇ ਸਾਹਿਤਕ ਚਿੰਤਨ ਵਿਚ ਸੋਰਚਨਾਵਾਦ ਦੇ ਅਨੁਆਈ'” । 
ਉਹ ਮਾਰਕਸਵਾਦੀ ਦ੍ਰਿਸ਼ਟੀ ਤੋਂ ਤੇ ਜੋ ਇਸਦਾ ਸਾਹਿਤਕ ਰੂਪ ਪੰਜਾਬੀ ਵਿਚ ਪ੍ਰਚਲਿਤ ਹੈ 
ਅਰਥਾਤ ਪ੍ਰਗਤਿਵਾਦ ਤੋਂ ਉਪਰਾਮ ਹਨ । ਸੈਰਚਨਾਵਾਦ ਕਿਸੇ ਕਲਾ ਜਾਂ ਸਾਹਿਤ ਕ੍ਰਿਤੀ 
ਦੇ ਰੂਪ ਦੇ ਵਿਸ਼ਲੇਸ਼ਨ ਵਿਚ ਸਹਾਇਕ ਹੋ ਸਕਦਾ ਹੈ ਤੇ ਇਸਦੀ ਇਸ ਸਹਾਇਤਾ ਦਾ ਮੁੱਲ 
ਵੀ ਹੈ ਪਰ ਸਾਹਿਤ ਦੇ ਮੁਲਿਆਂਕਣ ਵਿਚ ਇਹ ਕੋਈ ਸਪਜ਼ਟ ਸੇਧ ਨਹੀ' ਦਿੰਦਾ । ਤੇ 
ਕੇਵਲ ਸਾਹਿਤ ਹੀ ਨਹੀ` ਮਨੁੱਖ ਦੀ ਕੋਈ ਗਤਿਵਿਧੀ ਵੀ ਮੁਲਿਆਂਕਣ ਤੋ" ਮੁਕਤ ਨਹੀ” 
ਕੀਤੀ ਜਾ ਸਕਦੀ । ਡਾਕਟਰ ਹਰਿਭਜਨ ਸਿੰਘ ਵੀ ਇਹ ਮੁਲਿਆਂਕਣ ਕਰਦੇ ਹਨ ਪਰ ਉਹ 
ਮਾਰਕਸਵਾਦੀ ਮੁਲਿਆਂਕਣ ਦਾ ਵਿਰੋਧ ਸੈਰਚਨਾਵਾਦੀ ਮੁੱਲ-ਮੁਕਤ ਵਿਸ਼ਲੇਸ਼ਨ ਦੇ ਪਰਦੇ 
ਵਿਚ ਕਰਦੇ ਹਨ । ਤੇ ਠੀਕ ਤਾਂ ਇਹ ਹੈ ਕਿ ਪਰਦੇ ਵਿਚ ਵੀ ਨਹੀ, ਇਸਦਾ ਬਹਾਨਾ 
ਬਣਾਕੇ ਕਰਦੇ ਹਨ । ਮੈਂ ਆਪ ਸਾਹਿਤਕ ਰਚਨਾ ਦੇ ਸਮਝਣ ਤੇ ਵਿਸ਼ਲੋਸ਼ਨ ਵਿਚ 
ਸੰਰਚਨਾਵਾਦੀ ਵਿਚਾਰਾਂ ਦੀ ਸਹਾਇਤਾ ਲੈਦਾ ਹਾਂ ਤੇ ਲੈ'ਦਾ ਰਿਹ' ਹਾਂ ਪਰ ਮੈਨੂੰ ਸੈਰਚਨਾ- 
ਵਾਦੀ ਵਿਸ਼ਲੋਸ਼ਨ ਦੀ ਸਹਾਇਤਾ ਮਾਰਕਸਵਾਦੀ ਦਿਸਟੀ ਦੇ ਪ੍ਰਤਿਕਹਲ ਕਦੀ ਸਿਧ ਨਹੀ” 
ਹੋਈ । ਆਪਣੇ ਇਕ ਪੱਤਰ 'ਪੰਜ'ਬੀ ਸਾਹਿਤ ਵਿਚ ਹੀਰ ਰਾਂਝਾ ਦ' ਮਿਥਿਕ' ਵਿਚ ਸੈ 
ਇਸ ਮਿਥਿਕ ਨੂੰ ਜਿਸ ਢੋਗ ਨਾਲ ਆਪਣੇ ਮੁਲਿਆਂਕਣ ਦਾ ਵਿਸ਼ੈ ਬਣਾਇਆ ਹੈ ਉਸਨੂੰ 
ਸੈਰਚਨਾਵਾਦੀ ਵੀ ਆਖਿਆ ਜਾਂ ਸਕਦਾ ਹੈ । ਇਸੇ ਤਰ੍ਹਾਂ ਮੈ" ਪ੍ਰੋਫੈਸਰ ਪੂਰਨ ਸਿੰਘ ਦੀ 
ਪੂਰਨ ਭਗਤ ਬਾਰੇ ਕਵਿਤਾ ਦੀ ਸੈਰਚਨਾ ਦਾ ਵਿਸ਼ਲੇਸ਼ਨ ਠਰਦੇ ਹੋਏ ਕਿਹਾ ਹੈ ਕਿ ਇਸ ਵਿਚ 
ਪੂਰਨ ਭਗਤ ਸਾਡੇ ਜਿੱਧ ਮਤ ਦੀ ਇਕ ਪ੍ਰਧਾਨ ਧਾਰਨਾ ਅਧੀਨ ਇਸਤਰੀ ਨੂੰ ਕਾਮਿਨੀ ਰੂਪ 
(ਲੂਣਾਂ), ਪ੍ਰੋਮਕਾ ਰੂਪ (ਸੈਦਰਾਂ) ਤੇ ਮਾਤਾ ਰੂਪ (ਇੱਛਰਾਂ), ਤਹਾਂ ਰੂਪਾਂ ਵਿਚ ਨਿਕਾਰਦਾ ਹੈ 
ਤੇ ਸਮੁੱਚੇ ਰੂਪ ਵਿਚ ਸਿੱਧ ਮਤ ਦਾ ਇਸਤਰੀ ਵਲ ਵਿਵਿਹ'ਰ ਇਸ ਧਾਰਨਾ ਦਾ ਅਨੁਸਾਰੀ 
ਹੈ। ਸਹੀ ਸ਼ਬਦਾਂ ਵਿਚ ਮਾਰਕਸਵ'ਦੀ ਚਿੰਤਕ ਵੀ ਕਿਸ ਸਾਹਿਤਕ ਜਾਂ ਕਲਾ ਕ੍ਰਿਤੀ ਦੀ 
ਸੌਰਚਨਾ ਨੂੰ ਅੱਖੋ' ਪਰੋਖੇ ਨਹੀਂ ਕਰਦਾ ਪਰ ਉਹ ਇਸਦੀ ਸੋਰਚਨ!' ਦੇ ਵਿਸ਼ਲੋਸ਼ਨ ਵਿਚ 
ਮੁਗਧ ਹੋ ਕੇ ਨਹੀ` ਰਹਿ ਜਾਂਦਾ । ਉਹ ਇਹ ਵਿਸ਼ਲੋਸ਼ਨ ਕਰ ਕੇ ਇਸਦੇ ਸਮਾਜਕ ਅਰਥ 
ਕਢਦਾ ਹੈ ਜਿਹੜੇ ਅਰਥ ਬਹੁਤ ਕਰਕੇ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਨਹੀ` ਹੁੰਦੇ ਜਿਹੜੇ 
ਸਮਾਜਕ ਸਥਾਪਨਾ ਦੀਆਂ ਸ਼ਕਤੀਆਂ ਦੇ ਵਿਰੋਧ ਤੋ ਕਿਸੇ ਅਣ ਪਛਾਤੇ ਭਾਵੁਕ ਭੈ ਅਹੀਨ 
ਸੈਕੋਚ ਕਰਦੇ ਹਨ । 

ਪੰਜਾਬੀ ਸਾਹਿਤ ਰਚਨਾ ਵਿਚ ਅਸਤਿਤਵਵਾਦੀ ਭਾਵਨਾਵਾਂ ਅਧੀਨ ਰੂਪ-ਮੁਕਤ ਜਾਂ 
ਵਿਕ੍ਰਿਤ ਰੂਪ ਵਾਲੀ ਰਚਨਾ, ਕਵਿਤਾ ਆਦਿ ਦਾ ਪ੍ਰਚਲਨ ਵੀ ਰਿਹਾ ਹੈ ਤੇ ਇਸਦੀ ਬਲਵਾਨ 
ਵਕਾਲਤ ਡਾਕਟਰ ਜਸਬੀਰ ਸਿੰਘ ਆਹਲੂਵਾਲੀਆਂ ਕਰਦੇ ਰਹੇਂ ਹਨ । ਉਨ੍ਹਾਂ ਦਾ ਕਹਿਣਾ 
ਸੀ ਕਿ ਭਾਰਤ ਵਿਚ ਜਾਂ ਪੰਜਾਬ ਵਿਚ ਹੁਣ ਪੂੰਜੀਵਾਦੀ ਉਦਯੋਗਿਕ ਪ੍ਰਬੋਧ ਸਥਾਪਿਤ ਹੋ 
ਰਿਹਾ ਹੈ ਤੇ ਇਸ ਪ੍ਰਬੋਧ ਵਿਚ ਰਹਿਣ ਵਾਲਾ ਮਨੁੱਖ ਪੁਰਾਣੇ ਭੂਪਵਾਦੀ ਪ੍ਰਬੰਧ ਵਿਚ ਰਹਿਣ ਵਾਲੇ 
ਮਨੁੱਖ ਨਾਲੋ' ਆਪਣੀ ਭਾਵੁਕ ਬਣਤਰ ਵਿਚ ਵੱਖਰਾ ਹੈ; ਉਸ ਦਾ ਵਿਅਕਤਿਤਵ ਪਹਿਲਾਂ 
ਸਿਰਜਣਾ 9 


ਜਿੰਨਾ ਸਮੱਗਰ (ਭਾਵੇ ਪਛੜਿਆਂ ਹੋਇਆ) ਨਹੀ" ਰਿਹਾ ਸਗੋ" ਟੁੱਟਕੇ ਦੁਬਿਧਾ ਗ੍ਰਸਿਤ ਹੋ 
ਗਿਆ ਹੈ । ਇਸ ਲਈ ਕਾਵਿ ਰਚਨਾ ਦੀਆਂ ਪੁਰਾਣੀਆਂ ਵਿਧੀਆਂ ਤੇਂ ਵਿਧਾਨ ਛੌਦ 
ਬਿੰਬਾਵਲੀ ਆਦਿ ਹੁਣ ਉਸਦੀ ਸਥਿਤੀ ਨੂੰ ਯੋਗ ਪ੍ਰਕਾਰ ਵਿਅਕਤ ਨਹੀ ਕਰ ਸਕਦੇ । 
ਉਸਦੀ ਇਹ ਧਾਰਨਾ ਨਿਰੋਲ ਅਸਤਿਤਵਵਾਦੀ ਰੂਪ ਵਿਚ ਤਾਂ ਪੰਜਾਬੀ ਸਾਹਿਤ ਰਚਨਾ ਵਿਚ 
ਬਹੁਤੀ ਪ੍ਰਵਾਨ ਨਹੀ" ਸੀ ਹੋਈ ਪਰ ਪਿਛਲੋਂ ਕੁਝ ਵਰ੍ਹਿਆਂ ਦੀ ਜੁਝਾਰ ਅਖਵਾਣ ਵਾਲੀ 
ਕਵਿਤਾ ਵਿਚ ਬਿੰਬ ਤੋਂ ਛੈਦ ਵਿਧਾਨ ਕੁਝ ਇਸ ਤਰ੍ਹਾਂ ਬਦਲ ਦਿੱਤੇ ਗਏ ਹਨ ਕਿ ਉਹ 
ਕਵਿਤਾ ਅਕਵਿਤਾ ਬਣਨ ਤੋ ਬਚ ਗਈ ਹੈ ਤੇ ਕਵਿਤਾ ਦਾ ਹੀ ਇਕ ਰੂਪ ਸਥਾਪਿਤ ਕਰਨ 
ਯੋਗ ਸਿੱਧ ਹੋਈ ਹੈ । ਮੈ ਇਹ ਕਹਾਂਗਾ ਕਿ ਇਸ ਸਕੰਚਿਤ ਸੀਮਾ ਵਿਚ ਜਿਵੇ ਮਾਰਕਸ 
ਨੇ ਹੀਗਲ ਨੂੰ ਉਲਟਾ ਕਰਕੇ ਆਪਣੇ ਦਵੈਦਵਾਦੀ ਸਿਧਾਂਤ ਵਿਚ ਵਰਤ ਲਿਆ ਹੈ ਸਾਡੇ 
ਜੁਝਾਰਵਾਦੀ ਕਵੀਆਂ ਨੇ ਜਸਬੀਰ ਸਿੰਘ ਆਹਲੂਵਾਲੀਆ ਦੀ ਨਵੇ” ਬਿੰਬ ਤੋਂ ਛੋਦ ਵਿਧਾ ਨ 
ਬਣ'ਣ ਦੀ ਲਲਕਾਰ ਨੂੰ ਸਵੀਕਾਰ ਕੀਤਾ ਹੈ ਤੇ ਇਕ ਚੋਖਾ ਸਫਲ ਬਿੰਬ ਤੇ ਛੰਦ 
ਵਿਧਾਨ ਨਿਰੂਪਿਤ ਕਰ ਦਿੱਤਾ ਹੈ ! ਮੈ ਇਹ ਨਹੀ ਕਹਿੰਦਾ ਕਿ ਅਵਤਾਰ ਪਾਸ਼ ਤੋਂ 
ਸੁਰਜੀਤ ਪਾਤਰ ਦੀ ਰਚਨਾ ਆਪਣੇ ਨਵੇ' ਵਿਧਾਨ ਨਾਲ ਮੋਹਨ ਸਿੰਘ ਆਮ੍ਰਿਤਾ ਪ੍ਰੀਤਮ 
ਦੇ ਨਵੇ ਵਿਧਾਨ ਦੇ ਸਮਾਨਾਂਤਰ ਕੋਈ ਧਾਰਾ ਚਲਾਣ ਵਿਚ ਤੇ ਇਸ ਤਰ੍ਹਾਂ ਆਪਣੀ 
ਪ੍ਰਮਾਣਿਕਤਾ ਸਥਾਪਿਤ ਕਰਨ ਵਿਚ ਸਫਲ ਹੋ ਗਈ ਹੈ । ਸਗੋ ਮੈਨੂੰ ਇਹ ਡਰ ਹੈ ਕਿ ਇਹ 
ਕਵਿਤਾ ਕੁਝ ਗੱਲਾਂ ਵਿਚ ਮੋਹਨ ਸਿੰਘ ਦੀ ਧਾਰਾ ਵਲ ਨੂੰ ਮੁੜ ਰਹੀ ਹੈ । ਅਸੀ” ਪੰਜਾਬੀ 
ਸਾਹਿਤ _ਰਚਨ' ਵਿਚ ਕਵਿਤਾ, ਨਾਟਕ, ਨਾਵਲ ਦੇ ਖੇਤਰਾਂ ਵਿਚ ਨਵੇ” ਵਿਧਾਨ 
ਵਾਲ) ਰਚਨਾ ਦੇ ਪ੍ਰਮਾਣਿਕ ਰੂਪਾਂ ਦੀ ਉਡੀਕ ਲਗਾਈ ਬੈਠੇ ਹਾਂ । ਕਿਥੋ“ ਤੱਕ ਸਾਡੀ ਇਹ 
ਉਡੀਕ ਪੂਰੀ ਹੋਵੇਗੀ ਤੇ ਸਡਾ ਇਹ ਡਰ ਕਿ ਕੋਈ ਮੁਢੋ" ਹੀ ਨਵੇ” ਵਿਧਾਨ ਸਥਾਪਿਤ 
ਕਰਨ ਦਾ ਹਾਲੀ ਸਮਾਂ ਨਹੀ' ਆਇਆ ਸੱਚਾ ਸਿੱਧ ਹੁੰਦਾ ਹੈ, ਹਾਲੀ ਕਿਹਾ ਨਹੀ” ਜਾ ਸਕਦਾ । 
ਇਸ ਦਿਸ਼ਾ ਵਿਚ ਮੈ ਆਪਣੇ ਵਿਚਾਰ ਵਧੇਰੇ ਵਿਸਤ੍ਰਿਤ ਰੂਪ ਵਿਚ ਕੁਝ ਅਗਲੇ ਲੇਖਾਂ ਵਿਚ 
ਦਰਸਾਣ ਦਾ ਇਰਾਦਾ ਰਖਦਾ ਹਾਂ । ੦੦ 

[ਪਿੰਡ ਤੇ ਡਾਕਘਰ ਦਾਖਾ, ਜ਼ਿਲਾ ਲੁਧਿਆਣਾ] 


10 ਸਿਰਜਣਾ 


ਹਰਭਜਨ ਸਿੰਘ ਹੁੰਦਲ 
ਐਮਰਜੈੱਸੀ ; ਦੋ ਕਵਿਤਾਵਾਂ 


ਆਲੋਚਕਾਂ ਦੀ ਹਾਂਜ਼ਰੀ ਵਿਚ [ਗੁਰਨਾਮ ਢਿਲੋਂ' ਦੇ ਨਾਂ] 
ਪਿਆਰੇ ਦੋਸਤ 
ਤ੍ਰੰ ਵਰ੍ਹਿਆਂ ਬਾਦ ਕਿਸ ਵੇਲੇ ਮੇਰੇ ਦੇਸ਼ ਆਇਆ ਏ' 
ਕਿ ਗਲਵੱਕੜੀ ਪਾ ਕੇ ਮਿਲਣਾ ਤਾਂ ਦੂਰ 
ਮੈ" ਤੇਰੇ ਨਾਲ ਸ਼ੁਭ-ਇੱਛਾ ਵੀ ਵਟਾ ਨਹੀ ਸਕਦਾ । 
ਉੱਝ ਤੂੰ ਸਿਆਣਾ ਏ” 
ਤੇ ਸਭ ਕੁਝ ਪੜ੍ਹਦਾ ਸੁਣਦਾ ਰਿਹਾ ਏ' 
ਪਰ ਅਸਲ ਗੱਲ ਤਾਂ ਅੱਖੀ` ਵੇਖਿਆਂ ਹੀ ਪਤਾ ਲੱਗਦੀ ਹੈ 
ਤੂੰ ਕਿਸ ਵੇਲ ਆਇਆ ਏ' 
ਕਿ ਜਦੋਂ" ਮੇਰੇ ਗੀਤਾਂ ਤੇ ਗ਼ਜ਼ਲਾਂ ਦੀ ਪਰਖ ਲਈ 
ਬਾ-ਵਰਦੀ ਆਲੋਚਕ 
ਘਰ ਦੇ ਬੂਹੇ ਤੇ ਖੜੇ ਨੇ । 

ਰੇ ਦੋਸਤ 

ਤੂੰ ਪਰਦੇਸ ਵਸਦੇ ਮੇਰੇ ਦੋਸਤਾਂ ਨੂੰ ਕਹੀ” 

ਕਿ ਮੇਰੇ ਦੇਸ ਵਿਚ ਕਵਿਤਾ 

ਹੁਣ ਵਿਹਲਿਆਂ ਦਾ ਸ਼ੁਗਲ ਨਹੀ' ਰਹੀ 

ਤੇ ਨਾ ਪ੍ਰੋਮ-ਪੱਤਰ ਲਿਖਣ ਦਾ ਵਸੀਲਾ 

ਇਸ ਉੱਤੇ ਮਨੁੱਖ ਦੇ ਸਬੂਤ ਦਰਦ ਨੂੰ 

ਬਿੰਬਾਂ 'ਚ ਪ੍ਰੋਣ ਦੀ ਜ਼੍ੰਮੇਵਾਰੀ ਆ ਪਈ ਹੈ । 


ਨਰ, 


ਯਾਦ ਏ ਤ੍ਰੈ ਇਕ ਵਾਰ ਕਿਹਾ ਸੀ 
ਕਿ ਕਵੀ 
ਆਪਣੇ ਤੇ ਪਰਾਏ ਦਰਦ ਦੀ ਬਾਤ 
ਕੁਝ ਇੰਝ ਕਰਦਾ ਹੈ 
ਕਿ ਕੋਈ ਫਰਕ ਨਹੀ” ਰਹਿੰਦਾ 
ਮੈ" ਤੇਰੀ ਇਸ ਗੱਲ ਤੇ ਪੂਰਾ ਉਤਰਨ ਦੀ 
ਕੋਸ਼ਿਸ਼ ਵਿਚ 
ਇਸ ਪੜਾ ਤੇ ਪਹੁੰਚਾ ਹਾਂ । 
ਸਿਰਜਣਾ 


11 


ਤੇ ਇਹ ਕੋਈ ਪਹਿਲੀ ਵਾਰ ਨਹੀ” 

ਕਿ ਬਾ-ਵਰਦੀ ਆਲੋਚਕ 

ਮੇਰਾ ਇੰਟਰਵੀਉ ਲੈਣ ਆਏ ਨੇ 

ਮੇਰੇ ਦੋਸਤ 

ਇਹ ਕੋਰਸ ਸੈ" ਕਈ ਵਾਰ ਕਰ ਚੁੱਕਾਂ । 


ਸ਼ਬਦ 
ਜਦੋ ਵੀ ਅਰਥਾਂ ਦਾ ਫਾਸਲਾ 
ਤੈਹ ਕਰਦਾ ਹੈ 


ਤਾਂ ਆਲੋਚਕਾਂ ਦੀ ਹਾਜ਼ਰੀ ਭਰਨੀ ਪੈਦੀ ਹੈ 


ਮਾਤਮ ਵਰਗਾ ਮੌਸਮ 


12 


ਕੈਸਾ ਘੋਰ ਹਨੇਰਾ ਹੈ 
ਹਰ ਇਕ ਚਿਹਰੇ ਉਤੇ ਦਿਸਦਾ 
ਕਾਲਖ-ਰੰਗੀਆਂ-ਚਿੰਤਾਵਾਂ ਦਾ ਪਹਿਰਾ ਹੈ । 


ਮਾਤਮ ਵਰਗਾ ਮੌਜਮ ਹੈ 

ਸਿਰ ਸੁੱਟੀ ਨੇ ਬਿਰਛ ਖਲੌਤੇ ਕੌਬ ਰਹੇ 
ਸੱਜਰਾ ਸੂਹਾ ਫੁੱਲ ਸ਼ੂਰਜ ਦਾ ਸੁਫ਼ਨਾ ਹੋਇਆ 
ਗਲੀਆਂ ਵਿਚ ਖਾਮੋਸ਼ੀ ਫਿਰਦੀ 

ਕਾਫੀ ਹਾਉਸ ਵੀਰਾਨ ਪਿਆ 

ਪਹਿਰੇ ਉੱਤੇ ਮੋੜਾਂ ਤੇ ਪ੍ਰਛਾਵੇ' ਨੇ । 


ਅਖਬਾਰਾਂ ਦੇ ਕੋਰੇ ਵਰਕੇ 
ਬੋਲਣ ਤੋ ਇਨਕਾਰੀ ਨੇ 


ਜੇ ਕੋਈ ਆਵਾਜ਼ ਹਵਾ ਵਿਚ ਤਰਦੀ ਹੈ 
ਗੋਲੀ ਪਿੱਛਾ ਕਰਦੀ ਹੈ । 


ਪਰਦੇ ਸੁੱਟ ਕੇ 
ਲੋਕ)' ਬੈਠੇ ਚਿਤਵ ਰਹੇ 
ਖੌਰੇ ਕਿਸ ਦਿਨ ਧਰਤੀ-ਵਿਹੜੇ 
ਚਾਨਣ ਦਾ ਰਥ ਢੁੱਕੇਗਾ 
ਕਦੋ” ਘਰਾਂ ਵਿਚ ਨੂਰ ਦੇ ਸੁੱਚੇ ਫੁੱਲ ਖਿੜਨਗੇ 
ਕਦ ਇਹ ਮੌਸਮ ਮੁੱਕੇਗਾ _ ੦੦ 
[ਪਿੰਡ ਫੱਤੂਚੱਕ, ਤਾਕਘਰ ਢਿਲਵਾਂ, ਜ਼ਿਲਾ ਕਪੂਰਥਲਾ] 
ਸਿਰਜਣਾ 


ਗੁਰਭਜਨ ਗਿੱਲ 


ਪੰਜ ਕਵਿਤਾਵਾਂ 
ਸਰਵਣ ਪੁੱਤਰ 
ਚਲੋ ਸਰਵਣ ਪੁੱਤਰ ਈ ਸਹੀ, 
ਬਣ ਜਾਂਦੇ ਹਾੰ । 
ਪਰ ਦਸਰਥ ਨੂੰ ਕਹੋਂ, 


ਘੱਟੋ ਘੱਟ ਮੋਰ ਸ਼ਿਕਾਰ ਤਾਂ ਨਾ ਖੇਡੇ 

ਮੈ ਜੋ ਰਿਸ਼ਤੇ ਵਿਚ ਉਹਦਾ 'ਕੁਝ ਲੱਗਦਾ` ਹਾਂ 
ਭਲਾਂ ਜੇ ਨਾ ਵੀ ਲਗਦਾ ਹੋਵਾਂ 

ਤਾਂ ਵੀ ਉਹ ਬੌਦਾ ਬਣੇ 

ਮੋਰੇ ਜ਼ਖਮਾਂ ਦੀ ਪੀੜ, 

ਜਿਸ ਮੇਰੀ ਮੌਤ ਤਕ ਦਾ ਸਫ਼ਰ ਕੀਤਾ ਹੈ 

ਤੇ ਪਿੱਛੇ ਬਾਪ-ਅੰਨ੍ਹਾ ਮਾਂ ਵਿਚਾਰੀ ਰਹਿ ਗਈ ਰੈ 


ਉਨ੍ਹਾਂ ਨੂੰ ਰਿਸ਼ਤਿਆਂ ਦਾ ਨਿੱਘ ਕੀ ਦੇਵੇਗਾ ਕੋਈ । 


ਦਸਰਥ ਮੇਰੇ ਆਉਣ ਬਾਬਤ 
ਲੱਖ ਦੁਆਵਾਂ ਮੰਗੇ ਪਿਆ 

ਮੈ" ਤਾਂ ਨਹੀ' ਪਰਤਾਂਗਾ 

ਤੇ ਜੇ ਪਰਤਿਆ ਤਾਂ ਸੋਚੋ ਭਲਾ 
ਮੈਂ ਖ਼ਾਲੀ ਹੱਥ ਹੋਵਾਂਗਾ 


ਉਸ ਨੂੰ ਕਹੋ, ਉਹ ਮੇਰੇ ਆਉਣ ਤੋ” ਪਹਿਲਾਂ ਚਲਾ ਜਾਵੇ 


ਮੇਰੇ ਮਸਤਕ ਦੀ ਅਗਨੀ ਨੇ 
ਦਿਰਾਂ ਦੇ ਜ਼ਬਤ ਦੇ ਪਿੱਛੋ” 
ਵੀਣੀ 'ਚ ਹੁਣ ਪ੍ਰਵੇਸ਼ ਕੀਤਾ ਹੈ । _੦੦ 


ਰੁਜ਼ਗਾਰ 

ਮੇਰਿਆਂ ਹੋਠਾਂ 'ਤੇ ਰੁਕ ਗਈ 

ਹੈ ਮੇਰੀ ਆਪਟ) ਆਵਾਜ਼, 

ਕਿਸ ਸਪੇਰੇ ਕੀਲਿਆ ਹੈ, 

ਮੇਰੀਆਂ ਅਣਖਾਂ ਦਾ ਨਾਂਗ _ ੦੦ 
ਜਿਰਜਣਾ 


13 


ਕਰਵਟ 


ਅਹੁ ਕਾਲੀ ਚਿਮਨੀ ਦਾ ਧੂੰਆਂ 
ਮੋਰਾ ਰੰਗ ਬਦਰੈਗ ਕਰੀ ਜਾ ਰਿਹੈ 
ਕਦੇ ਤਾਂ ਵਕਤ ਆਵੇਗਾ 

ਜਦੋਂ ਮੈ" ਮੈਲ ਦੀ ਤਹਿ ਨੂੰ ਵੀ 
ਹਿੱਕ ਤੋ' ਖੁਰਚ ਦੇਵਾਂਗਾ । _੦੦ 


ਹਕੂਮਤ 


ਨਵੇ ਲਾਰਿਆਂ ਨਵੇ ਸ਼ੋਸ਼ਿਆਂ ਦੀ 
ਟਕਸਾਲ ਪੁਰਾਣੀ । 

ਮਨ ਪੁੱਛਦਾ ਹੈ, ਕੀਕਣ ਆਖਾਂ 2 
'ਰੜਕ' ਨੂੰ ਨੀਂਦਰ ਰਾਣੀ 


ਕੁਝ ਚਿਰ ਪਹਿਲਾਂ 


ਬੀਤੇ ਸਲੀ" ਜਦੋ” ਕਦੇ ਵੀ ਮਿਲਦੇ ਰਹੇ ਹ 

ਅਸਲ, ਨਕਲ ਦੀ ਗੱਲ ਚਲਦੀ ਸੀ 

ਦੋਵੇ" ਹੀ ਸ਼ੱਕਾਂ ਵਿਚ ਫਾਖੇ 

ਮਿਲਣ ਤੀਕ ਸੀਮਿਤ ਸਾਂ ਰਹਿੰਦੇ 

ਬਹਿਸ ਮੁਬਾਹਸਾ ਜਦ ਚਲਦਾ ਸੀ 

'ਤਪਦਾ ਮੌਸਮ ਠਰ ਜਾਵੇਗਾ 

ਲੱਗੀ ਰਾਹ ਵਿਚ ਟੁੱਟ ਜਾਵੇਗੀ 

ਕਦੇ ਨਾਂ ਮੰਨਦੇ 

ਹੁਣ ਸਮਾਂ ਗਰਾਰੀ ਫ਼ਿਰ ਚੁਕੀ ਹੈ, 

ਰਾਤ ਬਚੀ ਓਨੀ ਹੀ ਬਾਕ) 

ਸੂਰਜ ਪਾਸਾ ਪਲਟ ਲਿਆ ਹੈ, 

ਚੋਦਰਮਾ ਦੀ ਲੌਅ ਹੁਣ ਸਾਨੂੰ 

ਫਿੱਕੀ ਜਹੀ ਤੇ ਬੇਰਸ ਜਾਪੇ 

ਪਰ ਉਹ ਯੂਗ ਕਿੰਨੀ ਦੂਰ ਗਿਆ ਹੈ-- 

ਕਿਹੜਾ ਨਾਪੇ । 

ਵਕਤ ਦਾ ਪਹੀਆ ਘੁੰਮ ਚੁਕਾ ਹੈ 

ਸਫ਼ਰ ਪਿਆ ਓਨਾ ਹੀ ਬਾਕੀ _੦੦ 
[ਲਾਜਪਤ ਰਾਏ ਮੈਮੋਰੀਅਲ ਕਾਲਜ, ਜਗਰਾਉ”] 


ਸਿਰਜਣਾ 


ਫ਼ਤਿਹਜੀਤ 
ਵਲੀ ਹੈਂਦੇ ਤਾਂ ਸਭ ਕੁਝ ਬਦਲ ਦਿੰਦੇ ! 


ਮਰਨ ਤੋ” ਪਹਿਲਾਂ 
ਜੀਣ ਦੀ ਗੱਲ ਕਰਨਾ 
ਖੁਸ਼ੀ ਦਿੰਦਾ ਹੈ । 


ਖ਼ੁਦਕਜ਼ੀ ਜਾਂ ਪਲ ਪਲ ਖੁਰਦਾ ਆਪਾ 
ਜੇ ਵਕਤ ਦਾ ਨਸੀਬ ਹੈ ਤਾਂ 
ਜ਼ਰੂਰ ਕਿਤੇ ਉਲਝਣ ਹੈ । 


ਸਦਾਚਾਰ ਗਿਰਾਵਟ ਤਾਂ ਨਹੀ 

ਪਰ ਗਿਰੇ ਲੋਕਾਂ ਦੇ ਸਾਹਵੇ” 

ਸਦਾਚਾਰ ਦੀ ਗੱਲ ਕਰਨਾ ਗਿਰਾਵਟ ਹੈ । 
ਪਸੈਦ ਜਾਂ ਇਨਸਾਫ਼ ਤਾਂ ਕਿਧਰੇ 
ਅਧੂਰੀਆਂ ਲੋੜਾਂ ਏ। ਏਨੀਆ ਹਨ 

ਕਿ ਜੀਣ ਵੀ ਨਹੀ' ਹੁੰਦਾ । 


ਗੈਦੀਆਂ ਬਸਤੀਆਂ, ਫੁੱਟ ਪਾਥਾਂ ਦੇ ਨਿਵਾਸ ਘਰ 
ਭ੍ਰਿਸ਼ਟਾਚਾਰ, ਮਿਲਾਵਟ ਤੇ ਰਿਸ਼ਵਤ ਦਾ ਨਿਜ਼ਾਮ 
ਇਕ ਅਜੀਬ ਸਿਲਸਲਾ ਹੈ--- 

ਕਿ ਹਰ ਦੋਸ਼ 'ਚ ਆਪਣਾ ਆਪ ਦਿਸਦਾ ਹੈ । 


ਵਲੀ ਹੁੰਦੇ ਤਾਂ ਸਭ ਕੁਝ ਬਦਲ ਦਿੰਦੇ 
ਯੌਗੀ ਹੁੰਦੇ ਤਾਂ ਜੰਗਲੀ" ਦੱੜ ਜਾਂਦੇ 
ਗੁਹਿਸਤੀ ਹੁੰਦਿਆਂ ਜਾਈਏ ਤਾਂ ਕਿਸ ਥਾਂ ? 
ਰਹੀਏ ਤਾਂ ਕਿਸ ਜਗਾਹ ਰਹੀਏ ? 


ਮੂਰਖਾੰ ਹੱਥ ਪੱਤ ਅਪਣੀ, ਮੱਤ ਅਪਣੀ, ਵਿਕ ਰਹੀ ਹੈ । 
ਮੰਦਰ ਜਾਂ ਗੁਰਦਵਾਰੇ ਦੀ ਜ਼ਮੀਰ 
ਵੀ ਭਰਮ ਦੀ ਛਾਂ ਹੌਢਾਉ'ਦੀ ਹੈ । 
ਅਕਲ ਦੀ ਤੇਜ਼ ਰਫ਼ਤਾਰੀ ਦੇ ਯੁੱਗ ਵਿਚ 
ਬੀਤ ਚੁੱਕੇ ਨੂੰ ਬੁਲਾਈ ਜਾਣ ਦਾ ਕੀ ਲਾਭ 
ਸਿਰਜਣਾ 


ਹਰ ਯੁੱਗ ਦਾ ਆਪਣਾ ਬੋਧ ਹੁੰਦਾ ਹੈ । 


ਆਓ, ਅਪਣੀ ਗੱਲ ਕਰੀਏ 
ਮਿਹਨਤ ਨੂੰ ਖੁਦਾ ਕਹੀਏ, 
ਅਮਲ ਨੂੰ ਜ਼ਿੰਦਗੀ । 
ਕਹਿਣੀਆਂ ਤੋਂ ਕਰਨੀਆਂ ਦੇ ਸੱਚ ਨੂੰ ਮੋਲ ਦੱਦੀਏ, 
ਸ੍ਰੈ-ਭਰੋਸੇ ਤੇ ਲਗਨ ਸੈਗ ਸਾਂਝੇ ਸੁਪਨਿਆਂ ਦੇ ਘਰ ਵਸਾਈਏ, 
ਕੁੱਤਿਆਂ ਤੋ ਜਿੰਦ ਛੁਡਾਈਏ । 
ਆਉ, ਰਲ ਕੇ ਗੱਲ ਕਰੀਏ 
ਮਰਨ ਤੋ ਪਹਿਲਾਂ ਜੀਣ ਦੀ ਗੱਲ ਕਰਨਾ ਖ਼ੁਸ਼ੀ ਦਿੰਦਾ ਹੈ । ੦੦ 
(ਸ਼ਾਹਕੋਟ, ਜ਼ਿਲਾ ਜਲੰਧਰ] 
ਅਤੇ ਸਿੰਘ 
ਖਿੰਡਰਿਤ ਸੁੰਵ 
ਉਹ ਸਭ ਕੁਝ ਬੇਦ ਮੁੱਠੀ ਵਿਚ ਸੀ 
ਵਾਹਵਾ ਭਰੇਮ ਸੀ 
ਜਤਨਾਂ ਮੁੱਠ ਖੋਹਲੀ ਭਰਮ ਟੁੱਟਿਆ 
ਉਹ ਸਭ ਕੁਝ ਭੁੰਜੇ ਡੁੱਲ੍ਹਿਆ 
ਝਿੰਮਣਾਂ ਨੂੰ ਚੁਗਣਾ ਪਿਆ 
ਝੋਲੀ ਪਾਇਆਂ ਨੰਗ ਉਘੜਦਾ 
ਬੁੱਕਲ 'ਚ ਲੁਕਾਇਆਂ ਧੂਆਂ ਉਠਦਾ 
ਚੁਗਿਆ ਖਿੰਡਰਦਾ ਸਮੋਟਿਆ ਬਿਖਰਦਾ 
ਮੁੜ ਮੁੜ ਮੁੜ ਮੁੜ 
ਮੁੱਠੀ ਬੈਦ ਹੁੰਦੀ ਤਾਂ ਖਾਲੀ 
ਖੁਲ੍ਹਦੀ ਤਾਂ ਭਰਦੀ ਤੇ ਡੁੱਲ੍ਹਦੀ 
ਬੱਕੀਆਂ-ਮਾਂਦੀਆਂ, ਹਾਰੀਆਂ ਝਿੰਮਣਾਂ ਸਥਿਰ 
ਖਾਲੀ ਤਲੀਆਂ ਸਿਥਲ ਬੇਖਬਰ ਬੇਸ਼ਟਮ 
ਝਿੰਮਣਾਂ ਦਾ 'ਕੱਲਾ 'ਕੱਲਾ ਵਾਲ ਝੜਦਾ 
ਤਲੀਆਂ 'ਤੇ ਡਿਗਦਾ 
ਸੁੰਵ ਪੁਰਦੀ ਜਾਪਦੀ 
ਅੱਖਾਂ ਡਰਦੀਆੰ ਲੁਕਦੀਆਂ 
ਹਵਾ ਦੇ ਬੁਲੇ ਤੋਂ ਪਹਿਲਾਂ ਫੂਕ ਵਜਦੀ 
ਤਲੀ ਮੁੜ ਖਾਲੀ ੦੦ 
[ਪੰਜਾਬੀ ਵਿਭਾਗ, ਪੰਜਾਬ ਯੂਨੀ ਵਰਸਿਟੀ, ਚੇਡੀਗੜ੍ਹ] 


ਜੋਗਾ ਸਿੰਘ 
ਨੈਨਾ ਕੀ ਸਿਮਰਤੀ ਮੇਂ 


ਇਸ ਅਤਿ ਖ਼ੂਬਸੂਰਤ ਸ਼ਹਿਰ ਦੀ ਇਕ ਨੁੱਕਰੇ ਇਕ ਹੋ ਗੁਜ਼ਰੇ ਮਹਾਰਾਜੇ ਦਾ ਖ਼ੂਬ- 
ਸੂਰਤ ਮਹਿਲ; ਬਾਹਰ ਲੋਹੇ ਦੀਆਂ ਵੱਡੀਆਂ-ਵੱਡੀਆਂ ਸਲਾਖਾਂ ਵਾਲਾ ਗੋਟ...ਆਉਣ 
ਵਾਲਾ ਇਕ ਪਲ ਲਈ ਰੁਕਦਾ ਹੈ । ਉਸ ਦੀ ਨਜ਼ਰ ਗੇਟ ਤੇ ਲਟਕਦੀ ਲੋਹੇ ਦੀ ਪੁਰਾਣੀ 
ਜੈਗ-ਖਾਂਧੀ ਤਖ਼ਤੀ ਤੇ ਪੈਦੀ ਹੈ । ਤਖ਼ਤੀ ਤੇ ਲਿਖਿਆ ਹੋਇਆ ਕੁਝ ਕਿਤੇ-ਕਿਤੇ" ਮਿਟ 
ਗਿਆ ਹੈ । ਕੋਸ਼ਿਸ਼ ਕਰਕੇ ਉਹ ਲਿਖੇ ਹੋਏ ਨੂੰ ਪੜ੍ਹਨ ਵਿਚ ਸਫ਼ਲ ਹੋ ਜਾਂਦਾ ਹੈ--'ਕੁੱਤੋ" ਸੇ 
ਸਾਵਧਾਨ' ਤੇ ਫਿਰ ਪਲ ਦੀ ਪਲ ਤ੍ਰਬਕ ਜਾਂਦਾ ਹੈ... 

ਅੰਦਰ ਵੜਦਿਆਂ ਹੀ ਇਕ ਅੱਸੀ ਕੁ ਵਰ੍ਹਿਆਂ ਦਾ ਬੁੱਢਾ ਉਸ ਨੂੰ--'ਨਮਸਤੇ ਬਾਬੂ 
ਜੀ ! ਆਓ, ਆਓ !'--ਆਖ ਕੇ ਅੱਗੇ ਹੋ ਲੰ'ਦਾ ਹੈ। ਪਰ ਆਉਣ ਵਾਲੇ ਦਾ ਧਿਆਨ 
ਅਜੇ ਵੀ ਪਿਛਾਂਹ ਫਾਟਕ ਤੇ ਲਟਕਦੀ ਪੁਰਾਣੀ ਜ਼ੰਗ-ਖਾਧੀ ਲੋਹੇ ਦੀ ਤਖ਼ਤੀ ਵੱਲ ਹੈ । 
ਕੁਝ ਭਾਲਦੀਆਂ ਕੁਝ ਸੋਚਦੀਆਂ ਨਜ਼ਰਾਂ ਨਾਲ ਆਸੇ-ਪਾਸੇ ਤਕਦਾ ਹੈ, ਜਿਵੇਂ 'ਕੁੱਤੇ' ਲੱਭ 
ਰਿਹਾ ਹੋਵੇ... 

ਬੁੱਢਾ ਉਸਨੂੰ ਅੰਦਰ ਮਹਿਲ ਨੂੰ ਜਾਂਦੀ ਸੜਕ ਤੋ ਸੱਜੇ ਪਾਸੇ ਘਾਹੀ-ਮੋਦਾਨਾਂ ਦੇ 
ਵਿਚਕਾਰ ਬਣੀ ਪੱਕੀ ਪਟੜੀ ਵੱਲ ਜਾਣ ਦਾ ਇਸ਼ਾਰਾ ਕਰ ਕੇ ਅੱਗੇ ਤੁਰ ਪੈਂਦਾ ਹੈ। 
ਆਉਣ ਵਾਲਾ ਅਜੇ ਵੀ ਕਿਤੋਂ ਗ੍ਰੰਮ ਹੈ । ਇੰਝ ਜਾਪਦਾ ਹੈ ਜਿਵੇ ਆਸੇ-ਪਾਸੇ ਦੀਆਂ 
ਕਿਆਰੀਆਂ ਵਿਚ ਖਿੜੇ ਅਤਿ ਖ਼ੂਬਸੂਰਤ ਫੁੱਲ ਇਸ ਅਜੀਬ ਸੈਲਾਨੀ ਦੀਆਂ ਨਜ਼ਰਾਂ ਅੱਗੇ 
ਹਾਰ ਮੰਨ ਗਏ ਹਨ ਤੇ ਜਾਂ ਫਿਰ ਪਿਛਾਂਹ ਗੋਟ ਤੇ ਲਟਕਦੀ ਤਖ਼ਤੀ ਜੇਤੂ ਬਣ ਖਲੌਤੀ ਹੈ। 

ਅਜੇ ਉਹ ਥੋੜ੍ਹੀ ਦੂਰ ਹੀ ਗਏ ਹਨ ਕਿ ਆਉਣ ਵਾਲੋ ਦੀ ਨਜ਼ਰ ਸੱਜੇ ਪਾਸੇ ਦੀ 
ਵੱਡੀ ਪੱਥਰਾਂ ਦੀ ਦੀਵਾਰ ਦੇ ਅੰਦਰਵਾਰ ਇਕ ਬੋਹੜ ਥੱਲੇ ਲਗੀ ਪੁਰਾਣੀ ਜਿਹੀ ਖੂਹੀ ਦੇ 
ਕਿਨਾਰੇ ਇਕ ਚੁੱਪ ਤੇ ਉਦਾਸ ਬੈਠੀ ਬੁੱਢੀ ਤੇ ਪੈਦੀ ਹੈ । ਉਸ ਦੇ ਚਿਹਰੇ ਦੀਆਂ ਝੁਰੜੀਆਂ 
ਤੋ' ਅੰਦਾਜ਼ਾ ਲਾਉ”ਦਾ ਹੈ--'ਸੋ ਵਰ੍ਹਿਆਂ ਤੋਂ ਘੱਟ ਦੀ ਨਹੀ ਹੋਣੀ ।' ਉਸ ਤੋ ਅੱਗੇ 
ਨਹੀ ਤੁਰਿਆ ਜਾਂਦਾ । ਉਸਨੂੰ ਇਹ ਸਭ ਕੁਝ ਬੜਾ ਭਦ-ਭਰਿਆ ਲਗਦਾ ਹੈ--ਬਚਪਨ 
ਵਿਚ ਸੁਣੀ ਪਰੀ-ਕਹਾਣੀ ਵਾਗ । 

ਉਹ ਬੜੀ ਦੂਰੋ` ਇਸ ਸ਼ਹਿਰ ਦੀ ਖ਼ੂਬਸੂਰਤੀ ਤੱਕਣ ਆਇਆ ਸੀ--ਏਥੋ” ਦੀ 
ਝੀਲ, ਏਥੋ” ਦਾ ਗੁਲਾਬ ਦੇ ਫੁੱਲਾਂ ਦਾ ਬਾਗ਼, ਏਥੋ” ਦਾ ਅਜਾਇਬ ਘਰ, ਇਮਾਰਤਾਂ, 
ਸੜਕਾਂ ਤੇ ਸਭ ਤੋ" ਚਰਚਿਤ ਰਾਜੇ ਦਾ ਇਹ ਮਹਿਲ ਤ ਬਗ਼--ਜਿਸ ਵਿਚ ਉਹ ਹੁਣੇ= 
ਹੁਣੇ ਦਾਖ਼ਲ ਹੋਇਆ । 

ਉਸ ਸੁਣ ਰੱਖਿਆ ਸੀ ਕਿ ਰਿਆਸਤਾਂ ਖਤਮ ਹੋ ਜਾਣ ਪਿੱਛੋ ਇਸ ਮਹਿਲ ਨੂੰ 
ਰਾਜ-ਸਰਕਾਂਰ ਨੇ ਖ਼ਰੀਦ ਲਿਆ ਸੀ । ਪਹਿਲੋ' ਕਝ ਸਮਾਂ ਦਿਹ ਮਹਿਲ ਸੋਟਟ ਗੈਸਟ 
ਸਿਰਜਣਾ 17 


ਹਾਉਸ ਰਿਹਾ ਪਰ ਹੁਣ ਇਸ ਨੂੰ ਰਾਜ ਦੇ ਗਵਰਨਰ ਦੀ ਪੱਕੀ ਰਿਹਾਇਸ਼-ਗਾਹ ਬਣਾ 
ਦਿੱਤਾ ਗਿਆ ਹੈ ਤੇ ਬਾਗ਼ ਨੂੰ ਸੈਰਗਾਹ । ਜਿੱਥੇ ਸ਼ਾਮਾਂ ਵੇਲੋਂ ਸ਼ਹਿਰ ਦੇ ਲੋਕੀ" ਤਫ਼ਰੀਹ 
ਲਈ ਆ ਜਾਇਆ ਕਰਦੇ ਹਨ ਜਾਂ ਬਾਹਰਦੇ ਸੈਲਾਨੀ ਇਸ ਦੀ ਖ਼੍ਰਬਸੂਰਤੀ ਤੱਕਣ ਤੇ 
ਮਾਨਣ ; ਹੁਣ ਵਾਲੇ ਸੈਲਾਨੀ ਵਾਂਗ... 

ਉਹ ਉਸ ਚੁੱਪ ਤੇ ਉਦਾਸ ਬੈਠੀ ਬੁੱਢੀ ਵੱਲ ਤੱਕੀ ਜਾ ਰਿਹਾ ਹੈ, ਅਵਾਕ, ਇਕ 
ਟਕ । ਬੁੱਢਾ ਚੌਕੀਦਾਰ ਵੀ ਰੁਕ ਗਿਆ ਹੈ । ਆਉਣ ਵਾਲਾ ਉਸ ਨੂੰ 'ਅਜੀਬ' ਲੱਗਿਆ 
ਹੈ । ਫਿਰ ਉਹ ਜਿਵੇ” ਕੁਝ ਸਮਝ ਜਾਂਦਾ ਹੈ ਤੇ ਆਉਣ ਵਾਲੇ ਨੂੰ ਦੱਸਣਾ ਸ਼ੁਰੂ ਕਰਦਾ 
ਹੈ - 

'ਏਸ ਮਹਿਲ ਵਾਲੇ ਥਾਂ ਗੁੱਜਰਾਂ ਦਾ ਇਕ ਛੌਟਾ ਜਿਹਾਂ ਕੱਚਾ ਪਿੰਡ ਹੁੰਦਾ ਸੀ । 
ਮਹਾਰਾਜਾ ਸਾਹਿਬ ਨੂੰ ਇਹ ਥਾਂ ਬੜੀ ਚੌਗੀ ਲੱਗੀ । ਉਸਨੇ ਦੇਸ ਭਰ 'ਚੋ' ਚੋਗੇ ਕਾਰੀਗਰ 
ਬੁਲਾਏ । ਗੁੱਜਰਾਂ ਨੂੰ ਪਰ੍ਹਾਂ ਪਹਾੜੀਆਂ ਦੋ ਪੈਰਾਂ 'ਚ ਥਾਂ ਦੇ ਦਿੱਤੀ ਤੇ ਮਿਸਤਰੀਆਂ ਨੇ ਇਸ 
ਪਿੰਡ ਦੀ ਥਾਂ ਮਹਿਲ ਦੀ ਉਸਾਰੀ ਗੀਤੀ । ਕੁਝ ਬੋਹੜਾਂ, ਨਿੰਮਾਂ ਦੇ ਦਰਖਤ ਸੁਹਣੇ ਲੱਗਣ 
ਲਈ ਰੱਖ ਲਏ ਤੇ ਬਾਕੀ ਨਵਾਂ ਬਾਗ਼ ਲਵਾ ਦਿੱਤਾ । ਇਹ ਜੋ ਕੋਹੜ ਥੱਲੇ ਖੂਹੀ ਹੈ ਇਹ 
ਇਸੇ ਬੁੱਢੀ ਦੀ ਹੈ । ਏਥੇ ਇਸ ਦਾ ਨਿੱਕਾ ਜਿਹਾ ਘਰ ਹੁੰਦਾ ਸੀ । ਹੁਣ ਇਹ ਬੁੱਢੀ ਹਰ 
ਰੋਜ਼ ਏਥੇ ਆਉਦੀ ਹੈ ; ਖਾਲੀ ਪਈ ਥਾਂ ਨੂੰ ਬੁਹਾਰਦੀ ਹੈ ਤੇ ਫਿਰ ਘੰਟਿਆਂ ਬੱਧੀ ਚੁੱਪ 
ਤੇ ਉਦਾਸ ਬੈਠੀ ਰਹਿੰਦੀ ਹੈ ; ਕਦੀ-ਕਦੀ ਰੋਣ ਵੀ ਲੱਗ ਪੈਦੀ ਹੈ ; ਕਿਸੇ ਨਾਲ ਕੈਦੀ 
ਨਹੀ" ; ਕਿਸੇ ਦੀ ਗੱਲ ਦਾ ਕੋਈ ਉੱਤਰ ਨਹੀ" ਦਿੰਦੀ...' 

ਆਉਣ ਵਾਲ਼ਾ ਫੋਰ ਬਚਪਨ ਵਾਲੇ ਪਰੀ=ਦੇਸ ਵਿਚ ਗੁੰਮ ਗਿਆ ਸੀ । ਦਾਦੀ ਦੀ 
ਕਹਾਣੀ ਵਿਚਲੇ ਪਰੀ-ਮਹਿਲ ਦੇ ਅਧਭੁਤ ਬਾਗ਼ ਵਿਚ ਪੁੱਜ ਗਿਆ ਸੀ । ਇਕ ਪਲ ਲਈ 
ਉਹ ਬੁੱਢੀ ਉਸ ਨੂੰ ਆਪਣੀ ਦਾਦੀ ਵਰਗੀ ਜਾਪੀ । 'ਆਓ ਬਾਬੂ ਜੀ ਅੱਗੇ ਚਲਦੇ ਹਾਂ'-- 
ਬੁੱਢੇ ਚੌਕੀਦਾਰ ਦੇ ਬੋਲਾਂ ਨੇ ਉਸਨੂੰ ਬਚਪਨ 'ਚੋ" ਵਾਪਸ ਲੈ ਆਂਦਾ । ਉਹ ਤੁਰਦੇ ਗਏ । 
ਬੁੱਢਾ ਰੁੱਖਾਂ, ਪੌਦਿਆਂ, ਫਲਦਾਰ ਬੂਟਿਆਂ ਬਾਰੇਂ ਦਸਦਾ ਗਿਆ --' ਇਹ ਸੇਬਾਂ ਦੀ ਨਸਲ 
ਆਸਟ੍ਰੇਲੀਆ ਤੋ ਮੰਗਾਈ ਗਈ ਹੈ--ਇਹ ਸੈਤਰੇ ਫਲਾਂ ਥਾਂ ਦੇ ਹਨ ਤੇ ਅਹਿ ਜੋ ਦਰਖ਼ਤਾਂ 
ਦੀ ਲੰਬੀ-ਲੌਬੀ ਕਤਾਰ ਹੈ ਨਾ, ਇਹ ਗਵਰਨਰ ਸਾਹਿਬ ਨੇ ਖ਼ਾਸ ਤੌਰ ਤੇ ਕਿਸੇ ਬਾਹਰਲੇ 
ਮੁਲਕ ਚੋ” ਮੰਗਵਾਈ ਹੈ । ਬਾਬੂ ਜੀ ਇਹ ਦਰਖ਼ਤ ਇਹੋ ਜਿਹਾ ਹੈ ਪਈ ਆਪਣਾ ਪਿੰਡਾ ਕਿਸੇ 
ਨੂੰ ਨਹੀ' ਦਿਖਾਉ'ਦਾ । ਬਿਲਕੁੱਲ ਪੇੱੜੂ ਕੁੜੀ ਵਾਂਗ ! ਤੇ ਜਦੋ" ਮੀ'ਹ ਪੈਦਾ ਹੈ ਜਾਂ ਸਵੇਰੇ- 
ਸਵੇਰੇ ਤ੍ਰੇਲ ਪੈਦੀ ਹੈ ਤਾਂ ਇੰਝ ਜਾਪਦਾ ਹੈ ਜਿਵੇ' ਰੋ ਰਿਹਾ ਹੋਵੇ...' ਆਉਣ ਵਾਲਾ ਫਿਰ 
ਕਿਤੇ ਪੁੱਜ ਗਿਆ ਸੀ । ਪਿਛਲੇ ਸਾਲ ਉਸ ਦੇ ਇੰਗਲੰ'ਡ ਵਿਚ ਰਹਿੰਦੇ ਇਕ ਦੌਸਤ ਨੇ 
ਆਪਣੇ ਬਾਰਾਂ-ਤੇਰਾਂ ਸਾਲਾਂ ਦੇ ਪੁੱਤਰ ਦੀ ਅੰਗ੍ਰੇਜੀ ਵਿਚ ਲਿਖੀ ਇਕ ਨਜ਼ਮ ਉਸ ਨੂੰ ਭੇਜੀ ਸੀ 
--'ਦ ਵੀਪਿੰਗ ਵਿੱਲੋ', ਜਿਸ ਵਿਚ ਉਹ ਇਸ ਰੁੱਖ ਨੂੰ ਸੰਬੋਧਿਤ ਕਰਕੇ ਆਖਦਾ ਹੈ ਕਿ-- 
'ਵੀਪਿੰਗ ਵਿੱਲੋਂ ! ਤੂ ਕਿਉ” ਰੋ'ਦਾ ਏ' ? ਤੂੰ ਤਾਂ ਕੁਦਰਤ ਦੀ ਖ਼ੂਬਸੂਰਤੀ ਦਾ ਕ੍ਰਿਸ਼ਮਾ 
ਏ' । ਰੋਣਾ ਨਾ ਤੇਰੀ ਹੋਣੀ ਏ ਤੇ ਨਾ ਹੀ ਫਿਤਰਤ ! ਇਹ ਤਾਂ ਹਿੰਦੁਸਤਾਨ, ਜੋ ਕਿਹਾ 
ਜਾਂਦਾ ਹੈ ਕਿ ਮੋਰਾ ਵਤਨ ਹੈ, ਦੇ ਕਰੋੜਾਂ ਲੋਕਾਂ ਦਾ ਭਾਗ ਏ..." 

18 ਸਿਰਜਣਾ 


ਆਉਣ ਵਾਲੇ ਦੇ ਇੰਝ ਪਲ-ਪਲ ਪਿੱਛੋਂ ਚੁੱਪ ਹੋ ਜਾਣ ਤੇ ਬੁੱਢੇ ਦੀਆਂ ਗੱਲਾਂ ਦਾ 
ਹੁੰਗਾਰਾ ਨਾ ਭਰਨ ਕਰ ਕੇ ਬੁੱਢੇ ਨੂੰ ਵੀ ਅਹਿਸਾਸ ਹੋ ਗਿਆ ਸੀ । ਉਹ ਵੀ ਰੁਕ ਗਿਆ 
ਤੇ ਆਉਣ ਵਾਲੇ ਦੀਆਂ ਅੱਖਾਂ ਵਿਚ ਕੁਝ ਤਲਾਸ਼ ਕਰਨ ਲੱਗਿਆ । ਕੁਝ ਚਿਰ ਦੋਵੇ' 
ਅਵਾਕ ਖੜ੍ਹੇ ਰਹੇ । ਫਿਰ ਅਚਾਨਕ ਆਉਣ ਵਾਲੇ ਨੇ ਪੁੱਛਿਆ--'ਕੀ ਮੈ ਮਹਿਲ ਨੂੰ 
ਅੰਦਰੋ' ਤੱਕ ਸਕਦਾ ਹਾਂ ?' 

'ਨਹੀ, ਗਵਰਨਰ ਸਾਹਿਬ ਨੇ ਮਨ੍ਹਾਂ ਕੀਤਾ ਹੋਇਆ ਹੈ ।' ਬੁੱਢੇ ਦਾ ਕੌਰਾ ਜਵਾਬ 
ਸੀ। ਫਿਰ ਦੋਵੇ” ਜਣੇ ਕੋਈ ਫੈਸਲਾ ਕਰ ਕੇ ਅਗਾਂਹ ਤੁਰ ਪਏ । ਪਤਾ ਨਹੀਂ' ਬੁੱਢੇ ਨੂੰ 
ਕੁਝ ਸਮਝ ਆ ਗਿਆ ਸੀ ਜਾਂ ਫਿਰ ਐਵ” ਹੀ । ਉਸ ਨੇ ਹੁਣ ਭਾਂਤ-ਭਾਂਤ ਦੇ ਰੁੱਖਾਂ, ਫੁੱਲਾਂ, 
ਬੂਟਿਆਂ ਬਾਰੇ ਜ਼ਿਕਰ ਕਰਨ' ਛੱਡ ਦਿੱਤਾ ਸੀ । ਉਹ ਉਦੋਂ ਹੀ ਬੋਲਦਾ ਜਦੋ ਆਉਣ 
ਵਾਲਾ ਕਿਸੇ ਚੀਜ਼ ਬਾਰੇ ਕੁਝ ਪੁਛਦਾ । ਬੱਸ, ਮੁਖ਼ਤਸਰ ਜਿਹਾ ਸਵਾਲ ਤੇ ਮੁਖ਼ਤਸਰ ਜਿਹਾ 
ਜਵਾਬ-- 

? 'ਇਹ ?” 

6 'ਸਾਹਿਬ ਦਾ ਧੋਬੀ-ਘਾਟ ਏ ।' 

? 'ਇਹ ਛੋਟ ਜਿਹਾ ਟੈ'ਕ ?' 

6 “ਸਾਹਿਬ ਨੇ ਮੱਛੀਆਂ ਪਾਲਣ ਲਈ ਬਣਾਇਆ ਏ । 

? 'ਸਾਹਿਬ ਮੱਛੀ ਖਾਂਦੇ ਨੇ ?' 

6 “ਨਹੀ ਉਹ ਮਾਸ ਨਹੀਂ' ਖਾਂਦੇ ।' 

? 'ਅਹੁ ਖ਼ਰਗੋਸ਼ ?' 

੦ 'ਹਾਂ ਸਾਹਿਬ ਕਿੰਨਾ-ਕਿਨਾ ਚਿਰ ਉਨ੍ਹਾਂ ਨੂੰ ਟਪੂਸੀਆਂ ਮਾਰਦੇ ਤਕਦੇ ਰਹਿੰਦੇ ਨੇ ।' 

? 'ਅਹੁ ਪਿੰਜਰ' ਬਾਂਦਰਾਂ ਲਈ ਬਣਾਇਆ ਏ ?' 

੦ 'ਨਹੀ', ਪੰਛੀਆਂ ਲਈ । ਬਾਂਦਰ ਬੜੇ ਸ਼ਰਾਰਤੀ ਹੁੰਦੇ ਨੇ ; ਸਾਹਿਬ ਨੂੰ ਚੰਗੇ 
ਨਹੀ ਲਗਦੇ । 

ਇੰਝ ਸਵਾਲ-ਜਵਾਬ ਕਰਦੇ ਉਹ ਮਹਿਲ ਦੀਆਂ ਬਾਹਰਲੀਆਂ ਕੰਧਾਂ ਦੀ ਦੂਜੀ ਬਾਹੀ 
ਦੇ ਆਖ਼ਰੀ ਸਿਰੇ ਤੇ ਅੱਪੜ ਗਏ । ਤੀਜੀ ਬਾਹੀ ਤੇ ਕੇਧ ਨਹੀ' ਸੀ ; ਕੇਵਲ ਤਾਰ ਸੀ । 
ਪਰ ਹੁਣ ਕੌਧ ਉਸਾਰਨ ਲਈ ਨੀਂਹ ਪੁੱਟੀ ਜਾ ਰਹੀ ਸੀ । ਇਸ ਬਾਹੀ ਨਾਲ ਲਗਦਾ ਕੋਈ 
ਦਸ ਏਕੜ ਦਾ ਘਾਹੀ-ਮੈਦਾਨ ਸੀ । ਚਾਰੇ ਪਾਸੇ ਉੱਚੇ-ਲੰਮੇ ਸਫ਼ੈਦਿਆਂ ਦੀ ਵਾੜ, ਵਿਚ- 
ਕਾਰ ਉੱਚੀ ਜਿਹੀ ਥਾਂ ਤੇ ਗਾੱਲਫ਼ ਕਲੱਬ ਦੀ ਨਿੱਕੀ ਜਿਹੀ ਬਿਲਡਿੰਗ ਤੇ ਸਾਹਮਣੇ ਵੱਲ 
ਲੰਬੀ ਡ੍ਰੋਘੀ ਝੀਲ । ਸ਼ਾਇਦ ਇਸੇ ਕਰਕੇ ਕਾਰੀਗਰਾਂ ਨੇ ਏਸ ਬਾਹੀ ਵੱਲ ਕੰਧ ਦੀ ਥਾਂ ਤਾਰ 
ਲਾਉਣ ਦੀ ਸਕੀਮ ਬਣਾਈ ਸੀ ਤਾਂ ਜੋ ਦੂਰ ਤੱਕ ਦਾ ਕੁਦਰਤੀ ਨੱਜ਼ਾਰਾ ਮਾਣਿਆ ਜਾ 
ਸਕੇ । ਇਸ ਦਸ ਏਕੜ ਵਾਲੀ ਥਾਂ ਤੇ ਸਰਕਾਰੀ ਮੰਤਰੀਆਂ ਤੇ ਅਫ਼ਸਰਾਂ ਦੀਆਂ ਕੌਠੀਆਂ 
ਉਸਾਰਨ ਦੀ ਸਕੀਮ ਵੀ ਸੋਚੀ ਗਈ ਸੀ ਪਰ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ 
ਅਜਿਹਾ ਨਾ ਕਰਨ ਲਈ ਮਨਾ ਲਿਆ ਸੀ । 

ਆਉਣ ਵਾਲੋਂ ਨੂੰ ਇਸ ਪਾਸੇ ਦਾ ਨੱਜ਼ਾਰਾ ਬੜਾ ਖ਼੍ਹਬਸੂਰਤ ਜਾਪਿਆ । ਫਿਰ ਇਕ 
ਸਿਰਜਣਾ 19 


ਦਮ ਬੋਲ ਉੱਠਿਆ-- 

'ਪਰ ਹੁਣ ਇਹ ਕੌਧ ਕਿਉ" ਕੱਢੀ ਜਾ ਰਹੀ ਹੈ ?' 

ਸਾਹਿਬ ਦੇ ਹੁਕਮ ਨਾਲ ।' 

'ਪਰ ਕਿਊ” ?' 

'ਜ਼ਰਾ ਅੱਗੇ ਆਓ, ਤੁਹਾਨੂੰ ਦਸਦਾ ਹਾਂ ।' 

ਉਹ ਥੋੜ੍ਹਾ ਹੋਰ ਅੱਗੇ ਜਾ ਕੇ ਇਕ ਵੱਡੇ ਸਾਰੋ ਪਿੰਜਰੇ ਕੋਲ ਰੁਕੇ । ਉਸ ਦੇ ਨਾਲ 
ਹੀ ਇਕ ਛੋਟਾ ਜਿਹਾ ਪਿੰਜਰਾ ਹੋਰ ਸੀ ਜੋ ਜਾਪਦਾ ਸੀ ਕਿ ਥੋੜ੍ਹੇ ਹੀ ਦਿਨਾਂ ਦਾ ਬਣ'ਇਆ 
ਹੋਇਆ ਹੈ । ਇਸ ਛੋਟੇ ਪਿੰਜਰੇ ਵਿਚ ਇਕ _ਹਿਰਨੀ ਬੈਦ ਸੀ ਜਿਸ ਦੀ ਪਿਛਲੀ ਖੱਕੀ 
ਲੱਤ ਉੱਤੇ ਪਲੱਸਤਰ ਲੱਗਾ ਹੋਇਆ ਸੀ । ਵੱਡੇ ਪਿੰਜਰੇ ਵਿਚ ਚਾਰ ਹਿਰਨੀਆਂ ਸਨ । 
ਆਉਣ ਵਾਲਾ ਫਿਰ ਸੋਚਾਂ 'ਚ ਗ੍ਰੌਮ ਸੀ ! ਸੋਚ ਰਿਹਾ ਸੀ ਕਿ ਇਹ ਬੁੱਢਾ ਵੀ ਅਜੀਬ 
ਜਾਨਵਰ ਹੈ ! ਇਸ ਤੋ” ਪੁੱਛਿਆ ਕੌਧ ਬਾਰੇ ਸੀ ਤੇ ਇਹ ਉਸਨੂੰ ਹਿਰਨੀਆਂ ਦੇ ਪਿੰਜਰਿਆਂ 
ਕੋਲ ਲੈ ਆਇਆ ਹੈ । ਇਸ ਤੋ ਪਹਿਲਾਂ ਕਿ ਉਹ ਬੁੱਢੇ ਤੋ” ਕੌਧ ਬਾਰੇ ਕੁਝ ਪੁੱਛੇ ; ਬੁੱਢੇ 
ਨੈ ਖ਼ੁਦ ਹੀ ਕਹਿਣਾ ਸ਼ੁਰੂ ਕੀਤਾ-- 

“ਗਵਰਨਰ ਸਾਹਿਬ ਨੂੰ ਖ਼ਾਸ ਕਿਸਮ ਦੇ ਪੰਛੀਆਂ ਤੇ ਜਾਨਵਰਾਂ ਨੂੰ ਪਾਲਣ ਦਾ ਬਹੁਤ 
ਸ਼ੌਕ ਹੈ । ਖ਼ਰਗੋਸ਼, ਬੱਤਖਾਂ, ਘੁੱਗੀਆਂ, ਮੈਨਾ, ਤੇ ਸਭ ਤੋਂ ਵੱਧ ਹਿਰਨੀਆਂ ਦਾ । ਬਾਂਦਰ 
ਤਾਂ ਸਾਹਿਬ ਨੂੰ ਉੱਕਾ ਹੀ ਚੰਗੇ ਨਹੀ" ਲਗਦੇ । ਜ਼ਰਾ ਕੁ ਖਾਣੇ ਨੂੰ ਦੇਰ ਹੋ ਜਾਏ ਤਾਂ ਪਿੰਜਰੇ 
ਨੂੰ ਸਿਰ ਤੇ ਚੁੱਕ ਲੈ'ਦੇ ਹਨ ; ਝਈਆਂ ਲੋ-ਲੋ ਮੈਦੇ ਹਨ । ਹਿਰਨੀਆਂ ਤਾਂ ਪਿਛਲੇ ਸਾਲ 
ਸਾਹਿਬ ਨੇ ਮੱਧ ਪ੍ਰਦੇਸ਼ ਤੱ ਮੰਗਵਾਈਆਂ ਸਨ । ਇਨ੍ਹਾਂ ਨੂੰ ਉਹ ਆਪਣੇ ਹੱਥੀ" ਘਾਹ ਚਾਰਦੇ 
ਹਨ । ਕਦੀ ਕਦਾਈ'” ਬੁਰਕੀ ਬੂਰਕ) ਕਰਕੇ ਰੋਟੀਆਂ ਖੁਆਉ'ਦੇ ਹਨ । ਸਾਨੂੰ ਖ਼ਾਸ 
ਹਦਾਇਤ ਕੀਤੀ ਹੈ ਕਿ ਕੋਈ ਵੀ ਆਉਣ ਵਾਲਾ ਇਸ ਤਾਰ ਤੋ" ਅੰਦਰ ਨਾ ਜਾਏ ਤੇ 
ਅੰਦਰ ਕੁਝ ਵੀ ਖਾਣ ਨੂੰ ਨਾ ਸੁੱਟੇ । ਜੋ ਕਿਸੇ ਨੌਕਰ ਤੋਂ' ਜ਼ਰਾ ਜਿੰਨੀ ਵੀ ਕੁਤਾਹੀ ਹੋ 
ਜਾਵੇ ਤਾਂ ਉਸ ਦੀ ਸਫ਼ਾਈ ਸਮਝੋਂ ।' ਤੇ ਫਿਰ ਇਕੱਲੀ-ਇਕੱਲੀ ਹਿਰਨੀ ਵੱਲ ਇਸ਼ਾਰਾ 
ਕਰ ਕੇ ਕਹਿਣ ਲੱਗਾ-- 

'ਅਹੁ ਜੋ ਛਿੰਭਾਂ ਵਾਲੀ ਹੈ ਨਾ, ਛੀ'ਟਕੀ ਜਿਹੀ ? ਇਸ ਦਾ ਨਾਂ 'ਜ਼ੈਨਾ' ਹੈ । ਸਾਹਿਬ 
ਜਦੋ ਕਦੀ ਮੂਡ ਵਿਚ ਹੁੰਦੇ ਹਨ ਤਾਂ ਦੱਸਿਆ ਕਰਦੇ ਹਨ ਕਿ 'ਜੋਨਾ' ਉਹਨਾਂ ਦੇ ਗਵਾਂਢ 
ਵਿਚ ਮੁਸਲਮਾਨ ਨਵਾਬ ਦੀ ਕੁੜੀ ਸੀ , ਉਹ ਬਚਪਨ ਵਿਚ ਇਕੱਠੇ ਖੇਡਿਆ ਕਰਦੇ ਸਨ। 
ਅਹੁ ਦੂਜੀ, ਜਿਸ ਨੇ ਉਸ ਦੀ ਬੂਥ ਨਾਲ ਬੂਥ ਲਾਈ ਹੋਈ ਹੈ, 'ਸੋਨਾ' ਹੈ । 'ਸੋਨਾ' ਸੋਨਲ 
ਦਾ ਛੋਟਾ ਨਾਂ ਸੀ ਜੋ ਸਾਹਿਬ ਨਾਲ ਕਾਲਜ ਵਿਚ ਪੜ੍ਹਦੀ ਸੀ ; ਇਕ ਗੁਜਰਾਤੀ ਆਈ. ਸੀ. 
ਐਸ. ਅਫ਼ਸਰ ਦੀ ਕੁੜੀ ਸੀ । ਆਹੁ ਜੋ ਪਰ੍ਹਾਂ ਕੋਨੇ ਵਿਚ ਖੜ੍ਹੀ ਹੈ, ਸਭ ਤੋ ਉੱਚੀ ਤੇ 
ਲੰਬੀ-ਇਸ ਦਾ ਨਾਂ 'ਜੂਲੀ' ਹੈ ; ਆਕਸਫ਼ੋਰਡ ਵਿਚ ਸਾਹਿਬ ਦੀ ਦੋਸਤ ਸੀ । ਅਹਿ ਜੋ 
ਉਰਲੇ ਕੋਨੇ ਵਿਚ ਉਨੀ'ਦਰੀ ਜਿਹੀ ਬੈਠ) ਹੈ, 'ਕੰਵਲ' ਹੈ--ਸਾਹਿਬ ਦੀ ਪਹਿਲੀ ਵਹੁਟੀ 
ਸੀ ਜੋ ਕੈੱਸਰ ਨਾਲ..." ਅਜੇ ਬੁੱਢੇ ਨੇ ਗੱਲ ਪੂਰੀ ਨਹੀ” ਸੀ ਕੀਤੀ ਕਿ ਆਉਣ ਵਾਲੇ 
ਨੇ ਟੋਕ ਕੇ ਪੁੱਛਿਆ--'ਪਰ ਕੌਧ,..' ਅਜੇ ਗੱਲ ਉਸ ਦੇ ਮੰਹ ਵਿਚ ਹੀ ਸੀ ਕਿ ਬੁੱਢੇ ਨੇ 
20 ਸਿਰਜਣਾ 


ਦਫਰ ਕਹਿਣਾ ਸ਼ੁਰੂ ਕੀਤਾ-- 

'ਅੱਜ 25 ਤਾਰੀਖ਼ ਹੈ ਨਾਂ ਬਾਬੂ ਜੀ ? ਪਿਛਲੀ ਤਿੰਨ ਤਾਰੀਖ਼ ਨੂੰ, ਯਾਨੀ ਅੱਜ ਤੋ” 
ਬਾਈ ਦਿਨ ਪਹਿਲਾਂ, ਰਾਤ ਦੇ ਕੋਈ ਗਿਆਰਾਂ ਵਜੇ ਅਹੁ ਪਹਾੜੀ ਦੇ ਪੈਰਾਂ ਵਿਚਲ ਗ੍ਰੱਜਰਾਂ 
ਦੇ ਪਿੰਡ ਦੇ ਕੋਈ ਚਾਰ-ਪੰਜ ਕੁੱਤੇ ਏਧਰੋ” ਤਾਰਾਂ ਵਾਲੇ ਪਾਸਿਓ” ਪਿੰਜਰਿਆਂ ਨੂੰ ਆ ਪਏ । 
ਹਿਰਨੀਆਂ ਡਰ ਕੇ ਪਿੰਜਰਿਆਂ ਵਿਚ ਟੱਪ ਉੱਠੀਆਂ । ਆਹ ਜਿਹੜੀ 'ਨੂਰਾਂ' ਛੋਟੇ ਪਿੰਜਰੇ 
`ਚ ਬੈਦ ਹੈ ਇਸ ਦੀ ਪਿਛਲੀ ਲੱਤ ਪਿੰਜਰੇ ਦੀਆਂ ਸੀਖਾਂ 'ਚ ਫਸ ਗਈ ਤੇ ਮੱੜਕ ਦੇਣੇ 
ਟੁੱਟ ਗਈ ਤੇ 'ਨੈਨ" ਵਿਚਾਰੀ ਤਾਂ ਪਿੰਜਰੇ 'ਚ ਹੀ ਦਹਿਲ ਕੇ..." 'ਨੈਨਾ ਕੌਣ ?' 

'ਬੱਜ ਜੀ ਕੀ ਦੱਸਾਂ ? ਵਿਚਾਰੀ ਹਾਮਲਾ ਸੀ ਤੇ ਅੱਜ-ਭਲਕ ਸੂਣ ਵਾਲੀ ਸੀ... 
ਉਹ ਥੋੜ੍ਹਾ ਚਿਰ ਰੁਕਿਆ ਤੇ ਇਕ ਵੱਡਾ ਸਾਰਾ ਹਉਕਾ ਲਿਆ ਤੇ ਫਿਰ ਕਹਿਣ ਲੱਗਾ=- 
ਮੈ” ਤਾਂ ਬਾਬੂ ਜੀ ਉਸ ਦਿਨ ਛੁੱਟੀ ਤੇ ਸਾਂ , ਤੇ ਘਰ ਗਿਆ ਹੋਇਆ ਸਾਂ ਪਰ ਜਦੋ' ਸਾਹਿਬ 
ਨੂੰ ਪਤਾ ਲੱਗਾ ਤਾਂ ਬਹੁਤ ਗੁੱਸੇ 'ਚ ਆ ਗਏ । ਫੌਰਨ ਆਈ. ਜੀ. ਸਾਹਿਬ ਨੂੰ ਬੁਲਾਇਆ । 
ਡਿਉਟੀ ਉਤਲੇ ਦੋਵੇ" ਸੈਤਰੀਆਂ ਤੇ ਇੰਚਾਰਜ ਏ. ਐਸ. ਆਈ. ਦੀਆਂ ਪੇਟੀਆਂ ਲਹਾ 
ਦਿੱਤੀਆਂ । ਮੇਰ ਨਾਲ ਦੇ ਚਾਰੇ ਨੌਕਰਾਂ ਦੀ ਛੁੱਟੀ ਕਰ ਦਿੱਤੀ । ਤੁਰਤ ਵੱਡੇ ਹਸਪਤਾਲੋ” 
'ਐੱਬੂਲੈ'ਸ' ਮੰਗਵਈ ਤੋ ਨੂਰਾਂ ਨੂੰ ਲੁਧਿਆਣੇ ਜਾਨਵਰਾਂ ਦੇ ਹਸਪਤਾਲ ਪਹੁੰਚਾ ਦਿੱਤਾ ਗਿਆ । 
ਧਾੜ ਪੁਲਸ ਦੀ ਗੁੱਜਰਾਂ ਦੇ ਪਿੰਡ ਜਾ ਅੱਪੜੀ ਤੋ ਖ਼ੂਬ ਕੁਟਾਪਾ ਚਾੜ੍ਹਿਆ । ਵਿਚਾਰੇ ਗੁੱਜਰ 
<<>' ਉੱਸ ਦੀ ਗੱਲ ਅਜੇ ਵਿਚੇ ਹੀ ਸੀ ਕਿ ਆਉਣ ਵਾਲਾ ਫਿਰ ਬੋਲ ਉੱਠਿਆ-- 

“ਪਰ ਇਹ 'ਨੈਨਾ' ਕੌਣ ਸੀ ? ਜਿਵੇ” ਜ਼ੇਨਾ, ਸੋਨਾ, 'ਜੂਲੀ' 'ਕੈਵਲ' ਤੇ... 

'ਬੱਸ ਜੀ, ਇਸ ਬ'ਰੇ ਸਾਹਿਬ ਨੇ ਮੈਨੂੰ ਕਦੀ ਕੁਝ ਨਹੀ' ਦੱਸਿਆ । ਉੱਡ ਉਹ 
ਨੌਨਾ ਨੂੰ ਸਭ ਤੋਂ ਵੱਧ ਪਿਆਰ ਕਰਦੇ ਸਨ'-ਹੁਣ ਬੁੱਢਾ ਵੀ ਕਾਫ਼ੀ ਗੈਭੀਰ ਹੋ ਗਿਆ ਸੀ । 
ਕੁਝ ਇਕ ਮਿੰਟ ਚੁੱਪ ਰਹਿਣ ਤੋ" ਬਾਅਦ ਉਸ ਫਿਰ ਕਹਿਣਾ ਸ਼ੁਰੂ ਕੀਤਾ... 

“ਸਵੇਰੇ ਜਦੋ" ਮੁੱਖ ਮੰਤਰੀ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਆਪਣੇ 
ਕੁਝ ਮੰਤਰੀਆਂ ਸਮੇਤ ਸਾਹਿਬ ਦੀ ਕੋਠੀ ਆਏ । ਬੜਾ ਅਫ਼ਸੌਸ ਪ੍ਰਗਟ ਕੀਤਾ । ਗੁਨਾਹ- 
ਗਾਰਾਂ ਨੂੰ ਕਰੜੀ ਸਜ਼ਾ ਦੇਣ ਦਾ ਵਿਸ਼ਵਾਸ਼ ਦਿਵਾਇਆ', ਤੇ ਫਿਰ ਉਸ ਨੇ ਸਾਹਮਣੇ ਬੋਹੜ 
ਹੇਠਾਂ ਵੱਲ ਨੂੰ ਇਸ਼ਾਰਾ ਕਰਦਿਆਂ ਕਿਹਾ... 

'ਤੇ ਫਿਰ ਅਹੁ ਥਾਂ ਉੱਤੇ, ਜਿੱਥੇ ਸਮਾਧ ਬਣਾਈ ਹੋਈ ਹੈ, ਪੂਰੇ ਰਾਜਕੀ ਸਨਮਾਨ 
ਨਾਲ 'ਨੈਨਾ” ਨੂੰ ਦਡਨਾ ਦਿੱਤਾ ਗਿਆ ।' 

ਆਉਣ ਵਾਲੇ ਨੇ ਚਿੱਟੀ ਸੰਗਮਰਮਰ ਦੀ ਸਮਾਧ ਦੇ ਵਿਚਕਾਰ ਲੱਗੇ ਪੱਥਰ ਵੱਲ 
ਧਿਆਨ ਨਾਲ ਤੱਕਿਆ । ਲਿਖਿਆ ਸੀ...'ਨੈਨਾ ਕੀ ਸਿਮਿ੍‌ਤੀ ਮੇ" 

ਫਿਰ ਪਤਾ ਨਹੀ' ਬੁੱਢੇ ਨੇ ਆਉਣ ਵਾਲੇ ਨੂੰ ਕੀ ਕੁਝ ਕਿਹਾ ਤੇ ਉਸਨੇ ਕੀ ਕ੍ਰਝ 
ਸੁਣਿਆ ਜਾਂ ਨਾ ਸੁਣਿਆ, ਉਹ ਪਿਛਲੇ-ਪੈਰੀ' ਵਾਪਸ ਪਰਤ ਆਏ । ਪਹਿਲੀ ਕੌਧ ਨਾਲ 
ਲੱਗਵੇ' ਬੋਹੜ ਹੇਠਲੀ ਖੂਹੀ ਦੇ ਕਿਨਾਰੇ ਬੈਠੀ ਚੁੱਪ ਤੇ ਉਦਾਸ ਬੁੱਢੀ ਕਦੋਂ“ ਦੀ ਜਾ ਚੁੱਕੀ 
ਸੀ ! ਸਿਰਫ਼ ਲੋਹੇ ਦੀਆਂ ਸਲਾਖਾਂ ਵਾਲੋ ਗੇਟ ਉੱਪਰ ਜੰਗ ਖਾਧੀ ਲੋਹੇ ਦੀ ਤਖ਼ਤੀ 
ਲਟਕਦੀ ਸੀ...'ਕੁੱਤੋ' ਸੇ ਸਾਵਧਾਨ !' 6 [508/11-ਬੀ, ਚੰਡੀਗੜ ] 
ਸਿਰਜਣਾ 21 


22 


ਗੁਰਦੀਪ 
ਜ਼ਿੰਦਗੀ ਨੂੰ ਇਸ ਤਰ੍ਹਾਂ ਤੱਕੋ 


ਜ਼ਰਾ ਇਸ ਜ਼ਿੰਦਗੀ ਨੂੰ ਇਸ ਤਰ੍ਹਾਂ ਤੱਕੋ 
ਕਿ ਜਿੱਦਾਂ ਮੰਗ ਹੈ ਇਸਦੀ 


ਇਹ ਪਰਛਾਵੇ' ਜੋ ਪੈਦੇ ਨੇ ਜ਼ਰਾ ਪਾਸੇ ਹਟਾ ਦੇਵੋ 
ਤੁਹਾਡੇ ਦਿਲ ਦੀ ਹਮਦਰਦੀ ? ਚਲੋ, ਇਹ ਛੱਡ ਦਿੰਦੇ ਹਾਂ 
ਤੁਸੀ" ਪਹਿਚਾਣ ਤੋ ਕਿਸ ਵਾਸਤੇ ਦਾਮਨ ਬਚਾਉ'ਦੇ ਹੋ 


ਤੁਹਾਨੂੰ ਪਤਾ ਹੈ ਉਨ੍ਹਾਂ ਦਾ ਜਿਹੜੇ ਕਤਲ ਹੋਏ ਸੀ £ 
ਚਲੋਂ, ਛਡੋ ਕਹਾਣੀ ਨੂੰ ਪਤਾ ਹੋਣਾ ਏ” ਉਨ੍ਹਾਂ ਦਾ 

ਜੋ ਸ਼ਾਮਿਲ ਨਹੀਂ” ਸ਼ਹੀਦਾਂ ਵਿਚ 

ਚਲੋ, ਇਸ ਨਾਲ ਕਿਹੜਾ ਫਰਕ ਪੈਣਾ ਹੈ 

ਉਹ ਜਿਹੜੇ ਸੇਧ ਤੇ ਰਾਹਾਂ ਦੇ ਝਗੜੇ ਸੀ ? 

ਤੁਹਾਨੂੰ ਇਲਮ ਹੋਣਾ ਏ'” 

ਨਹੀ ਜੇ ਇਲਮ ਇਸ ਦਾ ਵੀ ਤੇ ਏਡੀ ਗੱਲ ਨਹੀ" ਕੋਈ 
ਸਿਤਮ ਦੇ ਪੱਖ ਤੋਂ ਤੇ ਠੀਕ ਵਾਕਫ ਤੁਸੀ' ਹੋਵੇਗੇ 
ਸਿਤਮ ਨੂੰ ਸਿਤਮ ਨਾ ਮੰਨੋ ਤੁਹਾਨੂੰ ਖੁਲ੍ਹ ਹੈ ਇਸਦੀ 
ਜ਼ਰਾ ਟਕਰਾਉ'ਦੇ ਕਿੱਸੇ ਨੂੰ ਡੂੰਘੀ ਨਜ਼ਰ ਨਾ' ਤਕੋ 
ਵਿਰੋਧੀ ਦੋ ਧੜੇ ਮੰਨਣ 'ਚ ਕੀ ਇਤਰਾਜ਼ ਹੈ ਦੱਸੋ 
ਵਿਰੋਧਾਂ ਦੀ ਨਜ਼ਰ ਨਾ' ਝਾਤ ਪਾਓ ਜ਼ਿੰਦਗੀ ਉੱਤੇ 


ਦੇਸੇ ਗੱਲ ਦੀ ਜੀਵਨ ਤੁਹਾਥੋ” ਮੰਗ ਕਰਦਾ ਏ 

ਇਹ ਪਰਛਾਵੇ' ਜੋ ਪੈ'ਦੇ ਨੇ ਜ਼ਰਾ ਪਾਸੇ ਹਟਾ ਦੇਵੋ 

ਤੁਹਾਡੇ ਦਿਲ ਦੀ ਹਮਦਰਦੀ ? ਚਲੋ, ਇਹ ਛੱਡ ਦਿੰਦੇ ਹਾਂ 
ਤੁਸੀ ਪਹਿਚਾਣ ਤੋ' ਕਿਸ ਵਾਸਤੇ ਢਾਮਨ ਬਚਾਉਂਦੇ ਹੋ ? 


[ਡੋਈਵਾਲਾ, ਜਿਲਾ ਡੇਹਰਾਦੂਨ, ਯੂ. ਪੀ.] 


ਸ਼ਿਰਜਣਾ 


ਕੇ. ਐਲ. ਗਰਗ 
ਤਲਬ ਦਾ ਰਿਸ਼ਤਾ 


ਮੇਰੇ ਘਰ ਦੇ ਨਾਲ ਵਿੰਝੜਾਂ ਦੇ ਖੋਲੇ 'ਚ ਕੁਝ ਪੁਰਾਣੀਆਂ, ਖਸਤਾਹਾਲ ਢੱਠੀਆਂ 
ਜਿਹੀਆਂ ਕੋਠੜੀਆਂ ਸਨ ਜਿੱਥੇ ਸ਼ੁਰੂ ਸ਼ੁਰੂ 'ਚ ਦਿਨੇ" ਤਿੱਖੜ ਦੁਪਹਿਰੇ ਹਾੜ ਬੋਲਿਆ ਕਰਦਾ 
ਸੀ ਤੇ ਘੁੱਪ ਹਨ੍ਹੇਤੀਆਂ ਰਾਤਾਂ 'ਚ ਭੂਤ ਨੱਚਦੇ ਸਨ । ਇੰਨ੍ਹਾਂ 'ਚੋਂ ਗਭਲੀ ਕੋਠੜੀ 'ਚ ਦਾਤਾ- 
ਦੀਨ ਰਹਿੰਦਾ ਸੀ; ਰੋਹੀ 'ਚ ਖੜੋਤੀ ਕਿੱਕਰ ਵਾਂਗ ਕੱਲਮਕੱਲਾ । ਉਹ ਮੂੰਹ ਨ੍ਰੇਰੇ ਹੀ ਇੱਟਾਂ 
ਦੇ ਚੁਲ੍ਹੇ 'ਤੇ ਤਵਾ ਰੱਖ ਪੰਜ ਸੱਤ ਰੋਟੀਆਂ ਥੱਪ ਕੰਮ ਤੇ ਜਾ ਵੜਦਾ ਸੀ ! ਉਹ ਰਾਤੀ' ਦੇਰ 
ਹੋਈ ਮੁੜਦਾ ਤੇ ਦੋ ਚਾਰ ਸੱਕ ਮਘਾ ਮੰਨੀਆਂ ਦਾ ਗੋੜ ਬਣਾ ਜੌ“ ਛੱਡਦਾ । ਉਸਦਾ ਹਰ 
ਦਿਨ ਪਹਿਲੋ ਵਰਗਾ ਹੁੰਦਾ ਸੀ ਤੇ ਹਰ ਰਾਤ ਕਿਸੇ ਸੌਨ ਸੁਨਹਿਰੀ ਸੁਪਨੇ ਤੋ' ਸੱਖਣੀ । 
ਜਦੋ' ਵੀ ਮੈ“ ਉਹਨੂੰ ਵੇਖਦਾ ਉਹਦੀਆਂ ਅੱਖਾਂ 'ਚ ਇਕੱਲਤਾ ਦਾ ਸੰਨ ਫੈਲਿਆ ਹੁੰਦਾ ਤੇ 
ਚੇਹਰੇ ਤੇ ਬੁਝੇ ਹੋਏ ਦੀਵੇ ਅਰਗੀ ਉਫਾਸ ਦੇ ਹਸਤਾਖ਼ਰ। ਉਹ ਕਦੀ ਕਦੀ ਲੰਘਦਾ 
ਟੱਪਦਾ ਦੁਆ ਸਲਾਮ, ਜੈ ਰਾਮ ਜੀ ਕੀ ਕਰ ਜਾਂਦਾ...ਦਿਸ ਤੋ" ਇਲਾਵਾ ਕੋਈ ਹੋਰ ਕਿਸੇ 
ਵੀ ਕਿਸਮ ਦਾ ਅਹਿਸਾਸ ਸਾਡੇ ਵਿਚਕਾਰ ਅਜੇ ਨਹੀ ਉੱਗਿਆ ਸੀ । ਉਹ ਖੋਲੋ 'ਚ 
ਆਪਣੀ ਕੋਠੜੀ ਅੱਗੇ ਪੱਥਾਂ ਭਾਰ ਬੈਠਾ ਹੋਇਆ, ਹਥੇਲੀ ਤੇ ਰੱਖੋ ਤਮਾਖੂ 'ਚ ਚੂਨਾ ਰਲਾ 
ਸੱਜੇ ਹੱਥ ਦੇ ਅੰਗੂਠੇ ਨਾਲ ਮਲਦਾ ਹੋਇਆ ਕਿਸੇ ਡੂੰਘੀ ਸੌਚ 'ਚ ਡੁੱਬਿਆ ਰਹਿੰਦਾ ; ਉਖ- 
ੜਿਆ ਉਖੜਿਆ, ਖੋਇਆ ਖੋਇਆ...ਖਲਾਅ ਦੇ ਖਾਲੀਪਨ ਨੂੰ ਮੁੱਠੀਆਂ 'ਚ ਫੜਨ ਦਾ 
ਯਤਨ ਕਤਦਾ ਹੋਇਆ... 

ਇਕ ਦਿਨ ਮੈ" ਆਪਣੇ ਕੋਠੇ ਦੀ ਛੱਤ 'ਤੋ ਦੀ ਖੋਲੇ ਦੇ ਵਿਹੜੇ ਵਿਚ ਝਾਤ ਮਾਰੀ 
ਤਾਂ ਇਕ ਹੋਰ ਨਵਾਂ ਈ ਭਈਆ ਛਿੱਟੀਆਂ ਜਿਹੀਆੰ ਡਾਹ ਕੇ ਰੋਟੀ ਟੁੱਕ ਦੇ ਆਹਰੇ ਲੱਗਾ 
ਹੋਇਆ ਸੀ । ਦਾਤਾਦੀਨ ਦੀ ਕੋਠੜੀ ਦੇ ਭਿੜੇ ਬੂਹੇ ਦੀਆਂ ਝੀਤਾਂ ਨੂੰ ਚੀਰਦੀ ਹੂੰਗਰ 
ਸਾਫ਼ ਸੁਣਾਈ ਦੇ ਰਹੀ ਸੀ । ਹੂੰਗਰ ਦੀ ਆਵਾਜ਼ ਸੁਣਦਿਆਂ ਹੀ ਮੈਨੂੰ ਚੇਤੇ ਆਇਆ ਕਿ 
ਮੈ ਦਾਤਾਦੀਨ ਨੂੰ ਕਈ ਦਿਨਾਂ ਤੋ' ਨਹੀ ਵੇਖਿਆ ਸੀ । ਮੇਰੇ ਪੁੱਛਣ ਤੇ ਨਵੇ ਭਈਏ 
ਨੇ ਦੱਸਿਆ : 

'ਬੁਖ਼ਾਰ ਰਹੀਨ, ਮੱਲਰੀਆ ਹੋਈ ਗਈਨ...' 

ਹਫ਼ਤੇ ਕੁ ਪਿੱਛੋ` ਦਾਤਾਦੀਨ, ਕੁਬ ਜਿਹਾ ਕੱਢੀ, ਤੁਰਿਆ ਜਾਂਦਾ ਟੱਕਰਿਆ । ਜੈ 
ਰਾਮ ਜੀ ਕੀ ਤੋ ਬਾਦ ਮੈ ਉਹਦਾ ਹਾਲ ਚਾਲ ਪੁੱਛਿਆ ਤਾਂ ਉਹ ਬਹੁਤ ਹੌਲੀ ਹੌਲੀ 
ਬੋਲਿਆ : 

'ਸਮਝੋਂ ਕੀ ਬਾਂਬ੍ਹ ਜੀ ਮਰ ਕਰ ਬਚੇ ਰਹੀਨ...ਦੂਸਰਾ ਜਰਮ ਪਾਇਤ ਰਹੀਨ.-. 
ਬਗਿਰ ਸੰਗੀ ਸਾਬੀ ਕੋਈ ਜਿੰਦਗੀ ਹੋਇਤ ? ਅਪਨ ਤੁ ਜੂਨ ਕਾਟਨੇ ਆਇਤ 
ਰਹੇ..." ਲੱਗਦਾ ਸੀ ਜਿਵੇ ਕਈ ਪੱਤਝੜਾਂ ਦੀ ਕੱਠੀ ਡਾਰ ਉਹਦੇ ਚੇਹਰੇ ਤੇ ਆ ਕੇ 
ਸਿਰਜਣਾ 23 


ਬਹਿ ਗਈ ਹੋਵੇ ਜਾਂ ਅੰਨ੍ਹੋ ਚਮਗਾਦੜ ਇਕ ਦੂਜੇ ਨਾਲ ਟਕਰਾ ਕੇ ਉਹਦਿਆਂ ਨਕਸ਼ਾਂ ਤੇ 
ਡਿੱਗ ਪਏ ਹੋਣ । ਬੋਲਦਿਆਂ ਉਹਦੀਆਂ ਅੱਖਾਂ ਦੀਆਂ ਕੋਰਾਂ 'ਚ ਪਾਣੀ ਸਿੰਮ ਆਇਆ 
ਸੀ । ਗੱਲਾਂ ਕਰਦੇ ਦਾ ਉਹਦਾ ਚੇਹਰਾ ਇਉ” ਧੁਆਂਖਿਆ ਗਿਆ ਸੀ ਜਿਵੇ ਕਿਸੇ ਨੇ 
ਉਹਦੇ ਤੇ ਤੋਜ਼ਾਬ ਛਿੜਕ ਦਿੱਤਾ ਹੋਵੇ । 

“ਆਹ ਕੋਠੜੀਆਂ ਖਾਲੀ ਈ ਪਈਆਂ ਨੇ-..ਤੂੰ ਆਪਣੇ ਦੇਸ ਦੇ ਦੋ ਚਾਰ ਬੈਦਿਆਂ 
ਨੂੰ ਕਿਉ” ਨੀ ਲੈ ਆਉ'ਦਾ ? ਥੋਨੂੰ ਸਾਰਿਆਂ ਨੂੰ ਸੌਖ ਹੋਜੂ । ਦਿਲ ਵੀ ਲੱਗਿਆ ਰਹੂ, 
ਸੁੱਖ ਦੁੱਖ 'ਚ ਇਕ ਦੂਜੇ ਦੇ ਕੌਮ ਆਉ” ਗੇ...ਆਪਣੇ ਬੇਦੇ ਦਾ ਤਾਂ ਉੱਈ ਬੜਾ ਹੌਸਲਾ 
ਹੁੰਢੈ।” 

ਮੇਰੀ ਗੱਲ ਦਾਤਾਦੀਨ ਦੇ ਦਿਲ ਲੱਗ ਗਈ ਜਾਪਦੀ ਸੀ । ਤੇ ਪਲ ਦੀ ਪਲ ਉਹਦੇ 
ਚੇਹਰੇ ਤੇ ਬਸੈਤ ਅਰਗੀ ਕੋਈ ਲੀਕ ਖਿੱਚੀ ਗਈ । 

ਹਾਂ ਬਾਬੂ ਜੀ, ਅਥ ਕੀ ਐਸਾ ਈ ਕਰਤ । ਮੂੰਹ ਮਾ ਪਾਣੀ ਤੋ ਡਾਰ ਈ ਦੇਤ 
ਅਪਨ ਲੋਗਿਨ ਹੋਇਨ ਤੋਅ' ਤੇ ਉਹ ਸਿਰ ਹਿਲਾ ਤਲੀ ਤੋਂ ਰੱਖੇ ਤਮਾਸ਼ੂ ਨੂੰ ਮਲਦਾ ਗਾਹਾਂ 
ਤੁਰ ਗਿਆ ਸੀ । ਤੇ ਸੱਚਮੁੱਚ ਹੀ ਹਫ਼ਤੇ ਕੁ ਬਾਦ ਚਾਰ ਭਈਏ ਹੋਰ ਉਸ ਖੋਲੇ ਦੀਆਂ 
ਖਾਲੀ ਕੋਠੜੀਆਂ ਵਿਚ ਆ ਗਏ ਸਨ । ਇਕ ਦਿਨ ਸਵੇਰੇ ਈ ਮੈ' ਵੇਖਿਆ ਕਿ ਪੰਜੇ 
ਜਣੇ ਆਪਣੇ ਆਪਣੇ ਇੱਟਾਂ ਦੇ ਚੁੱਲ੍ਹਿਆਂ ਤੇ ਮੰਨੀਆਂ ਸੇਕਣ ਵਿਚ ਰੁੱਝ ਹੋਏ ਸੀ । ਪੰਜ 
ਭਈਏ ਤੇ ਛੀ ਚੁਲ੍ਹੇ ਆਲ) ਕਹਾਵਤ ਯਾਦ ਕਰਕੇ ਮੈਨੂੰ ਇਕ ਦਮ ਹਾਸਾ ਆ ਗਿਆ । 
ਹੁਣ ਇਉ' ਲੱਗਦਾ ਸੀ ਜਿਵੇ” ਬਾਰ੍ਹਾਂ ਵਰ੍ਹਿਆਂ ਬਾਦ ਖੋਲਾ ਇਕ ਵਾਰ ਫੋਰ ਮੁੜ ਜਵਾਨ 
ਹੋ ਗਿਆ ਹੋਵੇ । ਉਹਦੇ ਵਿਹੜੇ 'ਚ ਵੀ ਹੁਣ ਬਰਕਤਾਂ ਝੂਮਰ ਪਾਉਣ ਲੱਗ ਪਈਆਂ ਹੋਣ । 

ਹੁਣ ਮੂੰਹ ਨ੍ਹੈਰੇ ਹੀ ਖੋਲ ਜਾਗ ਪੇਦਾ...ਤੇ ਜ਼ਿੰਦਰ ਦਾ ਸਿਲਸਿਲਾ ਸ਼ੁਰੂ ਹੋ 
ਜਾਂਦਾ...: 

ਰੇ ਰਾਮ ਸੁਖ...ਸੁਨਤ ਹੋ...ਕਾ ਕਰੀ ਜਾਤ...ਅਰੋਂ ਅਰੇ ਦੇਖੋ ਬਜਰੈਗੀ ਕੈਅਸੇ 
ਚੂਤੜ ਉਠਾਈ ਕੇ ਪੜਤ ਰਹੀਨ...ਹੋ...ਹੋ...ਹਾ...ਹਾਂ...ਹੀ'...ਹੀ'...। ਤੇ ਖੁਸ਼ੀ ਦੀ 
ਲਹਿਰ ਕੋਠੜਿਉ ਕੋਠੜੀ ਘੁੰਮਦੀ ਰਹਿੰਦੀ । ਉਹ ਗੱਲਾਂ ਵੀ ਕਰੀ ਜਾਂਦੇ, ਟਿੱਚਰਾਂ ਵੀ 
ਘੜਦੇ ਰਹਿੰਦੇ...ਰੌਲਾ ਵੀ ਪਾਈ ਜਾਂਦੇ...ਤੇ ਆਪਣਾ ਕੌਮ ਵ) ਨਿਬੜੀ ਜਾਂਦੇ । ਕੌਮ ਤਾਂ 
ਹੁਣ ਜਿਵੇ` ਹੱਥ ਲਾਇਆਂ ਜਾਂ ਫੂਕ ਮਾਰਿਆਂ ਮੁੱਕਦਾ ਸੀ । ਖਉ ਪੀਉ ਤੋ” ਵਿਹਲੇ ਹੋ 
ਉਹ ਆਪਣੇ ਕੌਮਾਂ ਧੰਦਿਆਂ ਤੇ ਤੁਰ ਜਾਂਦੇ । ਉਹਨਾਂ ਦੇ ਜਾਣ ਤੇੱ' ਬਾਦ ਖੋਲਾ ਫਿਰ ਇਕ 
ਵਾਰ ਉੱਜੜੇ ਖੂਹ ਵਾਂਗ ਬੇਆਬਾਦ ਹੋ ਜਾਂਦਾ...ਇਕ ਵਾਰ ਫਿਰ ਖੋਲੋ 'ਚ ਹਾੜ ਬੋਲਣ 
ਲੱਗ_ਪੈੱ'ਦਾ...ਇਕ ਵਾਰ ਫਿਰ ਖੋਲ ਭਾਂਅ ਭਾਂਅ ਕਰਨ ਲੱਗ ਪੈਦਾ । ਪਰ ਸ਼ਾਮੀ" ਜਦੋ” 
ਉਹ ਸਾਰੇ ਆਪਣੇ ਕੇਮਾਂ ਧੰਦਿਆਂ ਤੋ ਪਰਤ ਆਉਦੇ ਤਾਂ ਖੋਲ ਖ਼ਸਮ ਦੇ ਘਰ ਆਉਣ 
ਤੇ ਨਵੀ ਨਵੇਲੀ ਤੀਵੀ' ਦੇ ਚੇਹਰੇ ਆਂਗ,ਟਹਿਕ ਪੈ'ਦਾ...ਚਹਿਕ ਉੱਠਦਾ...ਫਿਰ ਇੱਟਾਂ 
ਦੇ ਚੁੱਲ੍ਹੇ ਮਘ ਪੈਦੇ ਤੇ ਰਾਤ ਦੇ ਸਫ਼ਰ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ । ਟਿਕਵੀ' 
ਟਿਕਵੀ ਗੱਲਬਾਤ, ਡਾਚੀਆਂ ਦੇ ਗਲ ਪਈਆਂ ਟੱਲੀਆਂ ਦੀ ਟੁਣਕਾਰ ਵਰਗਾ ਹਾਸਾ= 
ਠੱਠਾ ਵੀ ਚਲਦਾ ਰਹਿੰਦਾ । ਖਾਣ ਪੀਣ ਤੋ” ਵਿਹਲੇ ਹੋ ਉਹ 'ਕੱਠੇ ਬਹਿ ਢੋਲਕੀ ਫੜ 
24 ਸਿਰਜਣਾ 


ਲੈ'ਦੇ ਤੇ ਅੱਧੀ ਅੱਧੀ ਰਾਤ ਤੱਕ ਨੱਚਦੇ ਟੱਪਦੇ, ਹੱਸਦੇ ਖੇਡਦੇ ਤੇ ਗਉੱਦੇ ਰਹਿੰਦੇ । ਰਾਤ 
ਦੀ ਝੋਲੀ ਆਲਾਊਦਲ, ਫਾਗਨ, ਮਲ'ਰ, ਗਾਠੀ, ਕੱਜਰੀ ਦੇ ਗੀਤਾਂ ਨਾਲ ਨੱਕੋ ਨੱਕ ਭਰੀ 
ਜਾਂਦੀ । ਹਵਾ ਦੇ ਬੁੱਲੇ ਤੇ ਕਿਸੇ ਨਾ ਕਿਸੇ ਗੀਤ ਦਾ ਬੋਲ ਸਵਾਰ ਹੁੰਦਾ । ਆਲਾ ਉਦਲ 
ਦੀ ਬਹਾਦਰੀ ਦੇ ਗੀਤਾਂ ਤੋ" ਉਹ ਯਾਰੀ, ਇਸ਼ਕ ਤੇ ਪ੍ਰੋਮ-ਮੁਹੱਬਤ ਦੀਆਂ ਸੁਰਾਂ ਦਾ ਲੜ 
ਫੜ ਲੈਦੇ...ਇਕ ਜਣਾ ਖਚਰਾ ਜਿਹਾ ਹਾਸਾ ਹੱਸ ਬੋਲ ਕੱਢਦਾ : 

'ਚਾਹੈ ਕੁਛ ਹੋ ਜਾਈ, ਉਮਰਿ ਭਰਿ ਮੋਰੀ ਨਿਭਾ ਦੇਉ ਬਾਲਮਾਂ !' 

ਤਾਂ ਦੂਜਾ ਭਈਆ ਇਹਨਾਂ ਬੋਲਾਂ ਨੂੰ ਹੀ ਅਗਾਂਹ ਤੋਰਦਾ ਹੋਇਆ ਗਲੋਂ 'ਚੋਂ ਉੱਚੀ 
ਸੁਰ ਕੱਢਦਾ ਹੋਇਆ ਕਹਿੰਦਾ : 

“ਸਮਹਰਿ ਕੇ ਯਾਰੀ ਕਰੋਂ ਮੋਰੇ ਬਾਲਮਾ, ਯਾਰੀ ਕਰੋ ਮੋਰੇ ਬਾਲਮਾਂ ।` 

ਤੀਜਾ ਢਲਕ ਦੀ ਬਾਪ ਨਾਲ ਸੁਰ ਮਿਲਾਉ'ਦਿਆਂ ਬੋਲ ਕੱਢਦਾ : 

'ਨਜ਼ਰ ਸੋ ਠਰੇ ਟਰੌ ਨਈ' ਮਰੇ ਬਾਲਮਾ...' ਤੇ ਫਿਰ ਆਖ਼ਰੀ ਬੋਲਾਂ ਨੂੰ ਸਾਰੇ 
ਇਕੋ ਲੈਅ ਤੇ, ਇਕੋਂ ਧੁੰਨ 'ਚ ਸਿਰ ਹਿਲਾ ਹਿਲਾ ਗਾਉਣ ਲੱਗ ਪੈਦੇ : 

'ਯਾਰੀ ਬਾਲ ਪੁਨੇ ਕੀ ਖਟਰਤ ਹੈ ਦਿਨ ਰਾਤ... 

ਲਗੀ ਕੌ ਕਾਨੋ' ਬਿਸਾਰੈ' ਮਰੇ ਬਾਲਮਾ-...ਹੀ'...ਹੀ'...ਹੂ...ਹੂ ... 

ਹੋ...ਹੋ...ਲਗੀ ਕੋ...ਕਾਨੌ ਬਿਸਾਰੈ'...ਮੋਰੇ ਬਾਲਮਾ...ਮੌਰੇ ਬਾਲਮਾ-..' 

ਗਾਉ'ਦਿਆਂ ਤੇ ਸਿਰ ਹਿਲਾਉ`ਦਿਆਂ ਉਹਨਾਂ ਦੀਆਂ ਸਰ੍ਹੋ ਦੇ ਤੇਲ 'ਚ ਭਿੱਜੀਆਂ 
ਬੋਦੀਆਂ ਪਤਲੇ ਧਾਗ ਨਾਲ ਨੱਚਦੀਆਂ ਪੁਤਲੀਆਂ ਵਾਂਗ ਭੁੜਕਣ ਲੱਗ ਪੈਦੀਆਂ । ਗੀਤ 
ਦੇ ਬੋਲਾਂ ਤੇ ਮਸਤ ਹੋ ਕੇ ਢੋਲਕ ਤੇ ਬੋਠਾ ਭਈਆ ਠਪਕ...ਠੱਪ ਠੱਪ...ਠਪਕ ਠੱਪ... 
ਠੱਪ ਦੀ ਉਹ ਤਾਲ ਬੈਨ੍ਹਦਾ ਕਿ ਸਾਰੇ ਝੂਮ ਝੂਮ ਜਾਂਦੇ । ਉਸ ਵਲੋਂ ਉਹ ਦੀਨ ਦੁਨੀਆਂ 
ਤੋ' ਬੇਖ਼ਬਰ ਇਲਹਾਮ ਦੀ ਅਵਸਥ' 'ਚ ਪੁੱਜੇ ਮਾਲ੍ਹਮ ਹੁੰਦੇ ਸਨ । ਕਈ ਵਾਰੀ ਮੇਰੀ 
ਪਤਨੀ ਨੇ ਅੱਕ ਕੇ ਆਖਣਾ : 

“ਉਇ ਜੀ, ਤੁਸੀ ਇਹਨਾਂ ਨੂੰ ਕਹਿੰਦੇ ਕਿਉ" ਨੀ ? ਕੀ ਖੱਪ ਜੀ ਪਾਉੱਦੇ ਰਹਿੰਦੇ 
ਨੇ । ਸੌਣਾ ਦੁੱਭਰ ਕਰਤਾ ਮੇਰ ਜਾਣਿਆਂ ਨੇ...' ਤਾਂ ਮੈ ਹੱਸ ਕੇ ਜਵਾਬ ਦਿੰਦਾ : 

'ਬਚਾਰਿਆਂ ਦੀ ਕੇਹੜ) ਨੱਥ ਆਲੀ ਬੈਠੀ ਐ, ਬਈ ਮੂੰਹ ਜੌੜ ਕੇ ਸੌ ਜਾਣ ਗੇ... 
ਤੈਥੋਂ ਇਹ ਬੀ ਨੀ ਜਰਿਆ ਜਾਂਦਾ...?" 

'ਥੋਡੀਆਂ ਉਹੀ ਗੱਲਾਂ...ਅਖੇ ਉਠ ਬੁੜ੍ਹਾ ਹੋ ਗਿਆ ਮੂਤਣਾ ਨਾ ਆਇਆ....' ਤੇ 
ਪਤਨੀ ਬੁੜਬੁੜ ਕਰਦੀ ਪਾਸਾ ਲੈ ਕੇ ਸੋਣ ਦਾ ਯਤਨ ਕਰਦੀ । 

ਤੇ ਫਿਰ ਇਕ ਦਿਨ ਉਹ ਸੱਚ ਮੁੱਚ ਨੱਥ ਆਲੀ ਲੈ ਆਏ । ਪੰਜਾਂ ਪਾਂਡਵਾਂ ਦੀ 
ਇਕ ਦਰੋਪਦੀ । ਸਵੇਰੇ ਸਵੇਰੇ ਆਪਣੇ ਘਰ ਮੂਹਰੋ' ਦੀ ਲੰਘ ਰਹੇ ਦਾਤਾਦੀਨ ਨੂੰ ਮੈ” 
ਟਿੱਚਰ ਦੇ ਲਹਿਜੇ 'ਚ ਪੁੱਛਿਆ : 

'ਕਿਉ` ਭਈਅਨ, ਮਹਿਰਾਰੂ ਲੋ ਆਏ ?' 

ਤਾਂ ਉਹ ਖਚਰਾ ਜਿਹਾ ਮੂੰਹ ਬਣਾ ਕੇ ਆਖਣ ਲੱਗਾ : 

'ਅਰੇ ਹਾਂਅ ਬਾਂਬੂ ਜੀ, ਸਾਲੀ ਕਾ ਮਰਦ ਗੁਜਰ ਗੀਆ ਥਾ, ਭੂਖੀ ਮਰੈ ਥੀ । ਹਮ 
ਸਿਰਜਣਾ 25 


ਕਹੀ”, ਅਰੀ ਚਮ-ਬੇਲੀ, ਤੌ ਹਮੀ' ਸੌੱ'ਤੁਸ਼ਟ ਕਰਿ ਦੀਨ ਹਮ ਤੋਹੇ ਰਖ ਲੀਨ...ਤੌ ਤੁਮ 
ਜਾਨੋ ਬਾਬੂ ਜੀ...ਔਰਤ ਜ਼ਾਂਤ...ਮਰਦ ਕੇ ਬਗਿਰ...ਇਕ ਕੌੜੀ ਮੋਲ ਨਹਿਨ ਹੋਈ...' 
ਤ ਇਹ ਕਹਿ ਦਾਤਾਦੀਨ ਤਮਾਸ਼ੂ ਖਾਧੇ ਕਾਲੇ ਮਰਿਆੜ ਦੰਦ ਕੱਢਦਾ ਅਗਾਂਹ ਤੁਰ 
ਗਿਆ। 

ਚੌਮੇਲੀ ਦੇ ਆਉਣ ਤੇ ਨਾ ਹੁਣ ਖੋਲੋ 'ਚ ਸਿਖਰ ਦੁਪਹਿਰੇ ਹਾੜ ਬੋਲਦਾ ਸੀ ਤੇ 
ਨਾਂ ਹੀ ਰਾਤੀ” ਭੂਤਣੇ ਨੱਚਦੇ ਸਨ । ਹੁਣ ਖੋਲਾ ਭੂਤ ਬਾੜਾ ਨਾ ਲੱਗ ਕੇ ਚੰਗੇ ਗੁਆਂਢੀਆਂ 
ਦੇ ਬਸੇਵੇ ਦੀ ਥਾਂ ਲੱਗਦੀ ਸੀ । ਚੁੱਲ੍ਹੇ ਪੰਜ ਦੀ ਥਾਂ ਛੀ ਹੋ ਗਏ ਸਨ । ਸ਼ਾਮੀ ਕੌਮ ਤੋ 
ਪਰਤਦਿਆਂ ਕਿਸੇ ਦੇ ਪਰਨੇ 'ਚ ਦੋ ਅਮਰੂਦ ਬੈਨ੍ਹ ਮੋਢੇ ਤੇ ਲਟਕਾਏ ਹੁੰਦੇ, ਕਿਸੇ ਕੋਲ ਪੁੜੀ 
`ਚ ਭੋਰਾ ਗੁੜ ਹੁੰਦਾ, ਕੋਈ ਸਸਤੇ ਗਲੇ ਜਿਹੇ ਕੇਲਿਆਂ ਦੀ ਜੋੜ) ਹੱਥ 'ਚ ਫੜ ਤੁਰਿਆ 
ਆਉਦਾ । ਇਉ!” ਲਗਦਾ ਸੀ ਜਿਵੇ ਸਾਰੇ ਰਾਤੋ ਰਾਤ ਕਬੀਲਦਾਰ ਬਣ ਗਏ ਹੋਣ... 
ਭਾਰੇ ਕਬੀਲਦਾਰ । ਹੁਣ ਸਾਰਿਆਂ ਨੂੰ ਖੋਲੇ ਨਾਲ ਅਪਣੱਤ ਹੋ ਗਈ ਲਗਦੀ ਸੀ... 
ਆਪਣੇ ਹੀ ਘਰ ਅਰਗੀ ਅਪਣੱਤ...। ਖਾਉ ਪੀਉ ਤੋ ਬਾਦ ਹੁਣ ਆਲਹਾ-ਉ ਦਲ, 
ਕਜਰੀ ਜਾਂ ਢੋਲਕੀ ਤੇ ਗਾਏ ਜਾਣ ਵਾਲੇ ਇਸ਼ਕ ਜਾਂ ਯਾਰੀ ਆਲੇ ਗੀਤ ਬੈਦ ਹੋ ਗਏ 
ਸਨ । ਅਸੀਂ ਦੋਵੇ' ਹੈਰਾਨ ਸਾਂ ਕਿ ਚੈਮੇਲੀ ਦੇ ਆਉਣ ਨਾਲ ਇਹਨਾਂ ਨੂੰ ਇਕ ਦਮ ਕੀ 
ਸੱਪ ਸੁੰਘ ਗਿਆ...ਨਾਂ ਹੱਸਣਾ, ਨਾ ਨੱਚਣਾ...ਨਾ ਢੋਲਕੀ, ਨਾ ਗੀਤ...ਢੌਲਕੀ ਇਕ 
ਪਾਸੇ ਲਾਵਾਰਿਸ ਲਾਸ਼ ਆਂਗੂ ਪਈ ਰਹਿੰਦੀ... 

ਹੁਣ ਟਿਕੀ ਰਾਤ ਵੇਲੇ ਖੁਸਰ ਫੁਸਰ ਜਿਹੀ ਸ਼ੁਰੂ ਹੋ ਜਾਂਦੀ । ਸਾਰੇ ਭਈਏ ਇਉ' 
ਸਾਹ ਰੋਕ ਰੋਕ ਬੋਲਦੇ ਜਿਵੇ' ਚੋਰ ਕੋਈ ਸੰਨ੍ਹ ਲਾਉਣ ਲੱਗੇ ਕਰਦੈ ਐ । ਉਹਨਾਂ ਦੇ ਸੰਘ 
`ਚੋਂ ਸਾਹ ਵੀ ਤੇਜ਼ੀ ਨਾਲ ਨਾ ਨਿਕਲਦਾ । ਵਿਚ ਵਿਚ ਕਿਸੇ ਕਿਸੇ ਦੀ ਤਿੱਖੀ ਆਵਾਜ਼ 
ਕੌਨੀ' ਧੈ'ਦੀ : 

'ਹੋ ਬਜਰੰਗੀ...ਅ..., ਪਾਣੀ ਕਾ ਗੋਲਾਸ ਲੇ ਆਣਾ ਰੇ...ਅ...' ਤੇ ਨਾਲ ਹੀ 
ਇਕ ਤਿੱਖੀ ਹ੍ਰੰਗਰ ਜਿਹੀ ਸੁਣਾਈ ਦਿੰਦੀ । 

'ਅਰੇ ਰਾਮ _ਆਜਰਾ ਰੇ...ਅੱਮਰੂਦ ਕਹਾਂ ਰੱਖ ਛੌੜਾ ਰੇ...ਪਾਨ ਪਕੜਾਵਤ ਰਹੀਨ 
ਹ(੪੨" 
ਕਦੀ ਵਾਰ ਪਹਾੜ ਜਿੱਡੀ ਸਿਆਲੋਂ ਦੀ ਸਾਰੀ ਰਾਤ ਹੀ ਉਹ ਇਵੇ' ਲੰਘਾ ਦਿੰਦੇ 
ਤੋ ਦਿਨ ਚੜ੍ਹੇ ਬਿਮਾਰ ਕੁੱਕੜ ਆਂਗੂ ਕਦੇ ਅੱਖਾਂ ਮੀਟ ਕੇ ਇੱਥੇ ਤੋਂ ਕਦੇ ਉੱਥੇ ਬਹਿ ਜਾਂਦੇ... 
ਡਿੱਗ ਡਿੱਗ ਪੈੱਦੇ...। ਢੌਲਕੀਆਂ ਦੀਆਂ ਸਾਰੀਆਂ ਥਾਪਾਂ ਜਿਵੇ' ਉਹਨਾਂ ਨੂੰ ਭੁੱਲ ਗਈਆਂ 
ਹੋਣ । ਹੁਣ ਤਾਂ ਬਸ...ਇਕੋ ਇਕ ਚੌਮੇਲੀ ਸੀ ਜਾਂ ਉਹ ਸਨ । 

ਇਕ ਰਾਤ ਮੈ” ਅਤੇ ਮੇਰੀ ਪਤਨੀ ਆਪਣੀ ਛੱਤ ਤੇ ਸੁੱਤੇ ਹੋਏ ਸਾਂ ਕਿ ਖੋਲੇ 'ਚ 
ਪੈ ਰਹੇ ਰੌਲੇ ਨਾਲ ਸਾਡੀ ਨੀ'ਦ ਉੱਖੜ ਗਈ । ਸਾਰੇ ਭਈਏ ਆਪੌਂ ਵਿਚੀ' ਗੁੱਥਮ ਗੁੱਥਾ 
ਹੋ ਰਹੇ ਸਨ...ਹੱਥੋ ਪਾਈ ਹੋ ਰਹੇ ਸਨ...ਇਕ ਦੂਜੇ ਨੂੰ ਤੇ ਚੌਮੇਲੀ ਨੂੰ ਗਾਹਲਾਂ ਕੱਢੀ 
ਜਾ ਰਹੇ ਸਨ । ਕਮਜ਼ੋਰ ਖੋਲੇ ਦੀਆਂ ਕੰਧਾਂ ਤੋ ਕਦੀ ਕਿਤੋ` ਤੇ ਕਦੀ ਕਿਤੇ“ ਖਲੇਪੜ 
ਲਹਿ ਡਿੱਗਦਾ । ਚੰਮੇਲੀ ਭੱਜਕੇ ਕੌਠੜੀ 'ਚ ਜਾ ਵੜਦੀ ਤੇ ਦਾਤਾਦੀਨ ਘੜੀ ਮੁੜੀ ਉਹਨੂੰ 
26 ਸਿਰਜਣਾ 


ਬਾਹਰ ਧੂਹ ਲਿਆਉ'ਦਾ ! 

“ਨਿਕਾਲੋ ਭਾਅਨ ਚੋਦ ਕੁਤਿਆ ਕੁ...ਰੌਬ ਐਸੇ ਦੇਵੇ ਹੈ ਮਾਨੋ ਭਾਂਬਰ ਲੋ ਕੇ 
ਆਇਤ ਰਹੀਨ...ਡੋਲੇਂ ਮਾ ਬੈਠ ਕਰ ਆਈਤ ਰਹੀ ਸੋਲ੍ਹਾਂ ਸਾਲ ਕੀ ਕੱਚੀ ਲੌ'ਡੀਆ...ਸੱ= 
ਸਾਲੀ ਚੁੱਦਵਾ-..।' ਬਦਲੇ 'ਚ ਚੈਮੋਲੀ ਵੀ ਗਾਲ੍ਹਾਂ ਤੇ ਗਾਲ੍ਹਾਂ ਕੱਢੀ ਜਾ ਰਹੀ ਸੀ...ਧੱਕੇ 
ਮੁੱਕੇ ਵੀ ਖਾਈ ਜਾ ਰਹੀ ਸੀ । ਦੂਜੇ ਭਈਏ ਦਾਤਾਦੀਨ ਨੂੰ ਫੜ ਫੜ ਕੋਠੜੀ 'ਚ ਲੈ 
ਜਾਂਦੇ ਤੇ ਉਹਦੀਆਂ ਬਾਹਾਂ ਫੜ੍ਹ ਫੜ੍ਹ, ਹੌਲੀ ਹੌਲੀ ਬੋਲ ਉਹਨੂੰ ਸਮਝਾਉਣ ਦਾ ਯਤਨ 
ਕਰਦੇ । ਦਾਤਾਦੀਨ ਹਿਰਖ਼ ਕੇ ਉਹਨਾਂ ਨੂੰ ਵੀ ਧੱਕ ਧੱਕ ਪਿਛਾਂਹ ਕਰ ਰਿਹਾ ਸੀ-..ਘੜੀ 
ਮੁੜੀ ਆਪਣੀਆਂ ਬਾਹਾਂ ਛੁੜਾ ਚੌਮੇਲ) ਵੱਲ ਦੌੜਣ ਦਾ ਯਤਨ ਕਰ ਰਿਹਾ ਸੀ ਤੇ ਉਹ 
ਬਾਕੀ ਭਈਆਂ ਨੂੰ ਵੀ ਗਾਹਲਾਂ ਕੱਢ ਰਿਹਾ ਸੀ, ਤਾਹਨੇ-ਮਿਹਣੇ ਦੇ ਰਿਹਾ ਸੀ : 

'ਸੂਅਰੋ...ਭਾਅਨ ਚੋਦੋਂ, ਜ਼ਨਾਨੀ ਜ਼ਾਤ ਕੇ ਲੀਏ ਭਾਈ) ਕੋ ਕੋਸ ਰਹੀਨ, ਦੇ ਸੂ ਰੁਪੇ 
ਮੋ ਨਈ' ਲੋ ਅਈਨ.-.ਭਾਈ ਭਾਈ ਹੋਇਨ ਸੱ-ਸਾਲੋ...' ਜੇ ਉਹ ਫਿਰ ਵੀ ਚੰਮੇਲੀ 
ਦਾ ਪੱਖ ਪੂਰਦੇ ਤਾਂ ਉਹ ਖਿੱਝ ਕੇ ਆਖਦਾ : 

'ਚਾਟੋ ਉਸਕੀ ਲਾਦ...ਪੀਊ ਉਸਕਾ ਮੂਤ...ਮਾਂ ਆਪਨੀ ਕਾ...ਸੱ-..ਸਾਲੋ 
ਕੁੱਤੇ...!' 

ਭਈਏ ਪਹਿਲਾਂ ਤਾਂ ਗਾਹਲਾਂ ਖਾਂਦੇ ਰਹੇ ਤੇ ਉਹਨੂੰ ਸਮਝ'ਉੱਦੇ ਰਹੇ ਪਰ ਜਦ ਉਹ 
ਕਾਬੂ 'ਚ ਨਾ ਹੀ ਆਉਦਾ ਦਿਸਿਆ ਤਾਂ ਉਹ ਵੀ ਗਰਮ ਹੋ ਗਏ । ਲੱਗੇ ਉਹਨੂੰ ਢਾਹਕੇ 
ਮਧੋਲਣ...ਉਹਨਾਂ ਦਾ ਤਾਂਅ ਦੇਖ ਕੇ ਦਾਤਾਦੀਨ ਠੰਡਾ ਹੋਣਾ ਸ਼ੁਰੂ ਹੋ ਗਿਆ ਤੇ ਆਖੀਤ 
ਇਕ ਲੰਮੀ ਜਿਹੀ ਤੇਜ਼ ਗਾਹਲ ਕੱਢ ਉਹ ਆਪਣੀ ਕੋਠੜੀ 'ਚ ਜਾ ਵੜਿਆ ਤੇ ਖਟਾਕ 
ਦੇਣੇ ਬੂਹਾ ਭੇੜ ਅੰਦਰੋ' ਕ੍ਰੰਡੀ ਚਾੜ੍ਹ ਲਈ । ਹੁਣ ਖੋਲਾ ਚੁੱਪ ਹੋ ਗਿਆ ਸੀ । ਥੱਕਣ-ਟੁੱਟਣ 
ਤੋਂ ਬਾਦ ਆਈ ਗੂਹੜੀ ਨੀ'ਦ ਵਰਗਾ । ਸਾਰੇ ਪਾਸੇ ਚੁੱਪ ਦਰਾਂਅ ਹੋ ਗਈ ਸੀ । ਰਾਤ 
ਪਹਿਲਾਂ ਵਾਂਗ ਹੀ ਟਿਕ ਗਈ ਸੀ ।ਜਵ' ਕੁੱਤ ਹੋਇਆ ਹੀ ਨਾ ਹੋਵੇ । 

ਸਵੇਰੇ ਸਾਰੇ ਭਈਏ ਆਪਣੀਆਂ ਆਪਣੀਆਂ ਮੰਨੀਆਂ ਲਹ, ਗੈਦੇ ਜਿਹੇ ਪਰਨੇ 
ਮੋਢਿਆਂ ਤੇ ਸੁੱਟ ਬੂੜਬੁੜ ਕਰਦੇ ਆਪਣੇ ਕੰਮੀ ਧੈਦੀ' ਚਲੋ ਗਏ । ਦਾਤਾਦੀਨ ਵੀ ਅੱਖਾਂ 
ਕੈਰੀਆਂ ਕਰੀ', ਤਮਾਖ਼ੂ ਚੱਬਦਾ ਘਰੇ` ਨਿਕਲ ਗਿਆਂ ਸੀ । ਚੈਮੇਲੀ ਬੂਹੇ 'ਚ ਖੜੀ ਉਹਨਾਂ 
ਸਾਰਿਆਂ ਨੂੰ ਜਾਂਦੇ ਹੋਏ ਦੇਖ ਰਹ ਸੀ । ਉਸਦੀਆਂ ਅੱਖਾਂ 'ਚ ਉਦਾਸੀ ਦਾ ਨ੍ਹੇਰਾ ਅਤੇ 
ਰਾਤੀ' ਹੋਈ ਬੇਇੱਜ਼ਤੀ ਦੀ ਲਾਟ ਦੋਵੇ` ਗੱਡਮੱਡ ਹੋਏ ਪਏ ਸਨ । ਪਲ ਦੀ ਪਲ ਮੱਘਦੀ 
ਭੱਠ 'ਚ ਲਾਲ ਕੀਤੇ ਲੋਹੇ ਵਾਂਗ ਉਹਦਾ ਚੇਹਰਾ ਦਗ ਉੱਠਦਾ ਪਰ ਫਿਰ ਉਦੋ“ ਹੀ 
ਉਦਾਸੀ ਅਤੇ ਬੇਬਸੀ ਦਾ ਨ੍ਰੈਰਾ ਉੱਠੀ ਅੱਗ ਦੀ ਲਾਟ ਨੂੰ ਨਿਗਲ ਜਾਂਦਾ ਤੋਂ ਕਾਲ ਸਿਆਹ 
ਪਰਛਾਵੇ' ਉਹਦੇ ਚੇਹਰੇ ਤੇ ਫੈਲ ਫੈਲ ਜਾਂਦੇ । ਉਹ ਅਜੇ ਵੀ ਖੋਲੋ ਦੇ ਉਖੜੇ ਬੂਹੇ ਚ 
ਖੜੀ ਸੀ ਇੰਨੇ' ਨੂੰ ਮੇਰੀ ਪਤਨੀ ਵੀ ਸਾਡੇ ਬੂਹੇ 'ਚ ਆ ਖੜ੍ਹੀ : 

'ਚੈਮੇਲ), ਰਾਂਤ ਨੂੰ ਕਿਆ ਹੋ ਗਿਆ ਤਾ ?' ਚੰਮੇਲੀ ਤਾਂ ਜਿਵੇ" ਪਹਿਲਾਂ ਹੀ ਮਘਦੀ 
ਪਈ ਸੀ : 

'ਕੁਛ ਬਾਤ ਨਹੀ ਹੋਏ ਰਹੀ...ਐਂ ਇਸੇ ਦਈ ਮਰਦ ਜ਼ਾਤ ਕੀ ਅਕੜ-..!' 
ਸਿਰਜਣਾ $7 


'ਨੀ ਧੈਨ ਤੂੰ ਐਂ ਜਿਹੜੀ ਪੰਜਾਂ ਨੂੰ ਝੱਲੀ ਜਾਨੀ" ਐਂ'...ਇੱਥੇ ਤਾਂ ਇਕ ਈ...!' 

“ਬੀਬੀ ਜੀ ਏਕ ਤੇ ਦੋ ਕਰਨੇ ਈ ਮੁਸ਼ਿਕਲ ਹੋਈ'...ਫਿਰ ਬੇਸ਼ਕ ਕਿਤਨੇ ਹੀ'...! 

ਨਾ ਪਰ ਗੱਲ ਕਿਆ ਹੂਈ...?" ਮੋਰੀ ਪਤਨੀ ਨੇ ਫਿਰ ਪੁੱਛਿਆ : 

'ਐਇਸੇ ਈ ਆਪਨੀ ਮਾਂ ਕੇ ਖ਼ਸਮ ਔਸੇ ਤੋਂ ਤਲਬ ਲਗਨੇ ਪਰ ਗੀਦ ਚਾਟਨੇ ਤੱਕ 
ਜਾਂਵੈ ਔਰਤ ਕੀ...ਉਪਰ ਤੇ ਉਸਕੋ ਕੁਤਿਆ, ਪੈਰ ਕੀ ਜੂਤੀ ਬਤਾ ਮੈੱ'...ਸੱ...ਸਾਲੇ 
ਹਰਾਮੀ, ਕੁੱਤੇ ਕੇ ਜਨੇ !' 

ਚੰਮੇਲੀ ਦੇ ਚੇਹਰੇ ਤੋਂ ਉਦਾਸੀ ਦਾ ਧੂੰਆਂ ਗਾਇਬ ਸੀ ਤੋਂ ਉਸਦੀਆਂ ਅੱਖਾਂ ਲੁਹਾਰ 
ਦੀ ਭੱਠੀ ਵਾਂਗ ਦਗ ਰਹੀਆਂ ਸਨ ! 6 

(9, ਕਿਸ਼ਨਪੂਰਾ, ਮੋਗਾ] 


ਸੈਤੋਸ਼ ਸਾਹਨੀ 
ਦੋ ਲਘੂ ਕਵਿਤਾਵਾਂ 
1. ਅਸਫ਼ਲਤਾ 
ਨੇੜੇ ਆਕੇ ਵੀ ਬਰਫ਼ਾਂ ਸੋਹਣੀਆਂ ਦੇ 
ਅਸੀ” ਚੁੱਪ ਰਹੇ ਗੱਲਾਂ ਗੌਲੀਆਂ ਨਹੀ'। 
ਰਹੀਆਂ ਮਨ ਦੇ ਵਿਚ ਸਾਡੇ ਮਨ ਦੀਆਂ 
ਕੋਈ ਦਿਲ ਦੀਆਂ ਅਸਾਂ ਫਰੋਲੀਆਂ ਨਹੀ' । 
ਕੁਝ ਹੋਏ ਹਾਸੇ, ਹੋਈਆਂ ਕੁਝ ਖੇਡਾਂ 
ਲੌੜਾਂ ਡੂੰਘੀਆਂ ਅਸਾਂ ਟਟੋਲੀਆਂ ਨਹੀ' । 
ਜਿੰਦ ਲੰਘ ਜਾਣੀ, ਖੇਡ ਮੁੱਕ ਜਾਣੀ, 
ਰਹਿ ਜਾਣੀਆਂ ਯਾਦਾਂ ਕੁਝ ਬੋੜੀਆਂ ਨੀ । ੦੦ 
2. ਤੇਰੀ ਚਿੱਠੀ 
ਕੌੜੀ ਰੁੱਖੀ ਚਿੱਠੀ ਤੇਰੀ, 
ਸ਼ੁਕਰ ਹੈ ਉਸ ਵੇਲੇ ਆਈ 
ਜਿਸ ਵੇਲੋਂ ਮੈ' ਚੂਪ ਰਹੀ ਸਾਂ 
ਅੰਮ੍ਰਿਤ ਮਿੱਠਾ ਅੰਬ... 
ਨਹੀ" ਤਾਂ 
ਉਠ ਨਾਂ ਜਾਂਦਾ 
ਮੇਰਾ ਵਿਸ਼ਵਾਸ ਬਰਤ ਤੋ । 66 
[ਇਕਰਾਮ_ਏ. ਬੀ. ਨਾਇਰ ਰੌਡ, ਜੂਹੂ, ਬੰਬਈ-54] 


€ ਤੋ 


$$ ਸਿਰਜਣਾਂ 


ਮੁਖਤਿਆਰ ਸਿੰਘ 
ਤੀਜਾ ਪਹਿਰ ਹੋਣ ਤੱਕ 


ਹਵਾ ਦਾ ਬੁੱਲਾ ਮਰ ਗਿਆ ਸੀ । ਨੌਤਰ ਅਤੇ ਇੰਦਰ ਬਲਦਾਂ ਨਾਲ ਗਾਹੀ ਕਣਕ 
ਦੀ ਧੜ ਉੜੇ, ਕੱਛ ਹੇਠ ਤੋਗਲੀਆਂ ਦੀ ਆੜ ਲਾ ਕੇ, ਇਕ ਲੱਤ ਭਾਰ ਖੜ੍ਹ ਗਏ । ਮਿੰਦਰੋ 
ਅਜੇ ਰੋਟੀ ਲੈ ਕੇ ਨਹੀਂ ਆਈ ਸੀ । 

'ਰੋਟੀ ਕਿਤੇ ਐੱਦੀ ਦਿਖਦੀ ਨ੍ਹੀ ।' ਨੇਤਰ ਨੇ ਪਿੰਡ ਵੱਲ ਦੂਰ ਤਕ ਨਿਗ੍ਰਾ ਮਾਰ ਕੈ 
ਕਿਹਾ । ੍ 
'ਅਜੇ ਛਾਂ ਤਾਂ ਸਿਧੀ ਪੈਰਾਂ 'ਚ ਐ ।' 
ਇੰਦਰ ਨੇ ਹੇਠਾਂ ਨੂੰ ਦੇਖ ਕੇ ਆਪਣੀ ਛਾਂ ਦਾ ਅਨੁਮਾਨ ਲਾਇਆ । 

'ਜਿੰਨਾ ਚਿਰ ਹਵਾ ਦਾ ਬੁਲ੍ਹਾ ਮਰਿਆ ਹੋਇਐ ਰੋਟੀ ਈ ਚੱਬ ਲੈਦੇ ।' 

ਨੇਤਰ ਵਿਆਹਿਆ ਹੋਇਆ ਸੀ । ਉਸ ਤੋਂ ਛੋਟਾ ਇੰਦਰ ਭੁਆਰਾ ਹੀ ਰਹਿ 
ਗਿਆ ਸੀ । ਕਬੀਲਦਾਰੀ ਭਾਰੀ, ਦੋ ਕੁੜੀਆਂ ਤਾਂ ਵਿਆਹੁਣ ਵਾਲੀਆਂ, ਇਕ ਅਜੇ ਛੋਟੀ, 
ਅਤੇ ਇਕੋ ਇਕ ਮੁੰਡਾ, ਅਠਵੀ' ਵਿਚ ਪੜ੍ਹਦਾ ਸੀ । ਜੇਠ ਦਾ ਮਹੀਨਾ, ਧੁੱਪ ਕੜਾਕੇ ਵਾਲੀ, 
ਪਰ ਕਹਿੰਦੇ ਐ, ਜੱਟ ਦਾ ਹੱਡ ਤਾਂ ਜੇਠ ਹਾੜ ਦੇ ਮਹੀਨੇ ਹੀ ਪੰਘਰਦੈ । 

'ਆਉ'ਦੈ ਕੋਈ ਕੋਈ ਸਾਹ` ਨੇਤਰ ਨੂੰ ਥੋੜੀ ਥੋੜੀ ਹਵਾ ਲੱਗੀ । 

'ਏਕਣੇ ਆਈ ਜਾਵੇ ਤਾਂ ਧੜ ਮਿੰਟਾਂ 'ਚ ਨਿਕਲ ਜਾਊ ।' ਇੰਦਰ ਨੇ ਕੱਛ ਹੇਠਾਂ ਤੌ” 
ਤੌਗਲੀ ਕੱਢ ਕੇ ਕਿਹਾ । 

'ਆਹੋ ਰੋਟੀ ਤਾਂ ਮਗਰੋ' ਖਾਧੀ ਜਾਉ ।' ਉਹ ਆਪਣੇ ਹੀ ਧਿਆਨ 'ਚ ਤੂੜੀ ਅੱਡ 
ਅਤੇ ਸੈੱਡ ਅੱਡ ਕਰਦੇ ਗਏ । ਉਹਨਾਂ ਨੂੰ ਪਤਾ ਹੀ ਨ ਲੱਗਾ ਕਦੋ ਮਿੰਦਰੋਂ ਰੌਟੀ ਲੈ ਕੇ 
ਆ ਗਈ । ਮਿੰਦਰੋ ਨੇ ਰੋਟੀਆਂ ਧੜ ਤੋਂ ਕੋਈ ਪੰਜ ਕੁ ਕਦਮ ਦੂਰ ਰਖ ਲਈਆਂ ਅਤੇ 
ਬੈਠਦੀ ਹੋਈ ਬੋਲੀ, 

ਬਾਪੂ ਰੋਟੀ ਖਾ ਲੋ ।” 

'ਹਾਲੋਂ ਨੀ ਕ੍ੜੀਏ ਰੋਟੀ ਰੂਟੀ ਖਾਣੀ !' 

ਨੌਤਰ ਨੇ ਬਿਨਾ ਉਸ ਵੱਲ ਦੇਖੇ ਹੀ ਕਿਹਾ । 

'ਕਦ ਖਾਣੀ ਐ--ਬਾਪੂ ?' 

“ਧੜ ਉਡ' ਕੇ ।' 

'ਧੜ ਤਾਂ ਅਜੇ ਅੱਧੀ ਨ੍ਹੀ ਨਿਕਲੀ, ਰੋਟੀ ਠੰਢੀ ਹੋ ਜਾਣੀ ਐ...।' 

'ਕੋਈ ਨ੍ਹੀ ਠੰਢੀ...ਤ੍ਰੰ ਉਰਲ ਕਿਕਰ ਹੇਠ ਜਾ ਬੈਠ ਛਾਵੇ" ।' 

ਮਿੰਦਰੋਂ ਰੋਟੀ ਚੁਕ ਕੇ ਕਿਕਰ ਹੇਠ ਜਾ ਬੈਠੀ ਜੋ ਅੱਧਾ ਕੀਲਾ ਦੂਰ ਸੀ । ਕਿਕਰ ਦੀ 
ਸੂਲ ਚੁਕ ਕੇ ਕਦੇ ਦੰਦਾਂ ਹੇਠ ਚੱਬਣ ਲੱਗ ਜਾਂਦੀ । ਕਦੇ ਧਰਤੀ ਉਤੇ ਲਕੀਰਾਂ ਖਿਚਣ 
ਸਿਰਜਣਾ 29 


ਲੱਗ ਪੈਦੀ । ਕਦੇ ਮੂੰਹ ਵਿਚ ਹੀ ਗੁਣਗੁਣਾਉ'ਦੀ, 'ਉਹ ਘਰ ਟੋਲੀ ਬਾਬਲ ਜਿਥੇ 
ਢੋਹਣੀਆਂ ਨ ਪੈਣ ਨਿਤ ਰੋਟੀਆਂ ।' ਉਸ ਨੇ ਫੇਰ ਜ਼ੋਰ ਨਾਲ ਆਵਾਜ਼ ਮਾਰੀ, 

'ਬਾਪੂ ਆ ਜਾਓ ਹੁਣ...।” 
ਪਰ ਉਹ ਆਪਣੇ ਕੌਮ ਵਿਚ ਹੀ ਲਟਾ ਪੀਂਘ ਹੋਏ ਹੋਏ ਸਨ । ਉਹਨਾਂ ਨੇ ਕੋਈ ਜੁਆਬ 
ਨ ਦਿੱਤਾ । ਫੇਰ ਥੋੜਾ ਚਿਰ ਪਿੱਛੋ ਹੀ ਤੂੜੀ ਦਾਣਿਆਂ ਨਾਲੋ" ਅੱਡ ਨਹੀ" ਸੀ ਹੋ ਰਹੀ । 
ਉਹਨਾਂ ਨੇ ਜ਼ੋਰ ਨਾਲ ਤੌਗਲੀਆਂ ਉਪਰ ਨੂੰ ਮਾਰ ਕੇ ਨਾਲ ਹੀ ਉਪਰ ਦੇਖਿਆ ਪਰ ਤੂੜੀ 
ਫਿਰ ਵੀ ਅੱਡ ਨ ਹੋਈ । ਇੰਦਰ ਧੜ ਤੇ" ਹਠਾਂ ਉਤਰਦਾ ਹੋਇਆ ਕਹਿਣ ਲੱਗਾ, 

“ਬੜੇ ਭਾਈ, ਹਵਾ ਤਾਂ ਮਰਗੀ ਆਪਾਂ ਰੋਟੀ ਖਾ ਲੀਏ ।' 

'ਏਹਨੀ' ਦਿਨੀ' ਬੁੱਲ੍ਹੇ ਈ ਆਉ”ਦੇ ਹੁੰਦੇ ਐ । ਕਦੇ ਮਰਗੇ ਕਦੇ ਚਲ ਪੇ ।” ਨੌਤਰ ਨੇ 
ਵੀ ਤੌਗਲੀ ਧੜ ਵਿਚ ਗੱਡ ਦਿੱਤ) । 

'ਚੱਲ, ਕੁੜੀ ਵੀ ਕੱਦੀ ਆਈ ਬੈਠੀ ਐ ।' 

ਮਿੰਦਰੋ ਨੇ ਆਉਦੇ ਦੇਖ ਕੇ ਪੌਣੇ ਦੀ ਗੱਠ ਪਹਿਲਾਂ ਹੀ ਖੋਲ੍ਹ ਲਈ । ਦੋਵੇ" ਆਹਮੋ 
ਸਾਮ੍ਹਣੇ ਦੋ ਕੁ ਕਦਮ ਦੋ ਫ਼ਰਕ ਨਾਲ ਪੇਤਲੀ ਜਿਹੀ ਵੱਟ ਤੇ ਬੈਠ ਗਏ । ਮਿੰਦਰੇ ਨ ਦੋ 
ਕੌਲੀਆਂ 'ਚ ਮਾਂਹ ਦੀ ਦਾਲ ਪਾ ਕੇ ਚਾਰ ਚਾਰ ਕਣਕ ਦੀਆਂ ਰੋਟੀਆਂ ਉਹਨਾਂ ਦੇ ਹੱਥਾਂ 
ਵਿਚ ਫੜਾ ਦਿਤੀਆਂ । ਫਿਰ ਬੇਬੇ ਦੀ ਕਹੀ ਗੱਲ ਤੋਰੀ, 

ਬਾਪੂ ਆਟ' ਪਿਹਾ ਕੇ ਕਦ ਲਿਆਓਣੰ ? ਬੇਬੇ ਔਖੀ ਹੁੰਦੀ ਐ, ਸਾਤ ਨੀ ਰੋਜ਼ 
ਦਰ ਦਰ ਤੋ" ਮੰਗ ਹੁੰਦਾ ।” 

'ਪਿਹਾ ਲਮਾਂਗੇ... ਇਕ ਅੱਧਾ ਡੰਗ ਹੋਰ ਕਿਸੇ ਤੋ 'ਧਾਰਾ ਲੈ ਲਿਓ...।' ਨੋਤਰ ਨੇ 
ਦਾਲ ਵਿਚ ਬੁਰਕੀ ਲਬੇੜਦੇ ਹੋਏ ਨੇ ਕਿਹਾ । 

ਨਾਲੇ ਬੇਬੇ ਨੇ ਕਿਐ, ਗੁਲਰਾਂ ਤੇ ਫਛਿਟੀਆਂ ਲੈ ਕੇ ਆਉਣ ਆਥਣ ਨੂੰ । ਘਰ 
ਬਾਲਣ ਦਾ ਡੱਕਾ ਨ੍ਹੀ ।' 

'ਲੈ ਆਵਾਂਗੇ ਭਾਈ... ਇੰਦਰਾ ਯਾਦ ਰੱਖੀ” ।' 

'ਜੇ ਧੜ ਨਿਕਲਗੀ ਤਾਂ ਈ ਯਾਦ ਰਹੂ ।' ਇੰਦਰ ਮੂੰਹ ਵਿਚ ਬੁਰਕੀ ਪਾਉਣ 
ਲਗਿਆ ਬੋਲਿਆ । 

ਨੌਤਰ ਦੀ ਨਿਗ੍ਰਾ ਸਾਹਮਣ ਨਾਲ ਵਾਲੇ ਖਤ 'ਚ ਚਲ ਰਹੇ ਥਰੈਸ਼ਰ ਵੱਲ ਗਈ । 
ਧੂੜ 'ਚ ਰਲੀ ਮਿਲੀ ਤ੍ੜੀ ਦੀ ਲੰਮੀ ਜਿਹੀ ਪੂਛ ਦਾ ਰੁਖ ਉਹਨਾਂ ਵੱਲ ਨੂੰ ਬਦਲ ਰਿਹਾ 
ਸੀ । ਉਸ ਤੋ ਅਗਲੇ ਖੋਤ 'ਚ ਧੜ ਉਤੇ ਤੰਗਲੀਆਂ ਹਵਾ ਵਿਚ ਨੂੰ ਉਲਰੀਆਂ ਦਿੱਸੀਆਂ । 

'ਛੋਟੇ ਭਾਈ ਉਠੀ' ਕੇਰਾਂ, ਹਵਾ ਦਾ ਸਾਹ ਆਉਂਦੈ ਕੋਟੀ ਕੋਈ ।" ਉਸ ਨੇ ਕੋਲੀ 
ਉਤੇ ਰੋਟੀਆਂ ਰੱਖ ਕੇ ਇਕ ਦਮ ਉਠਦੇ ਹੋਏ ਨੇ ਕਿਹਾ । 

ਇੰਦਰ ਵੀ ਕੋਲੀ ਉਤੇ ਹੀ ਰੋਟੀਆਂ ਰੱਖ ਕੇ ਧੜ ਉਤੇ ਜਾ ਚੜ੍ਹਿਆ । ਦੋਵੇ' ਤੌਗਲੀਆਂ 
ਫੜ ਕੇ ਛੇਤੀ ਛੇਤੀ ਧੜ ਉਡਾਉਣ ਲੱਗ ੫ਏ । ਹਵਾ ਥੋੜੀ ਤਿੱਖੀ ਹੋ ਗਈ ਸੀ । 

ਮਿੰਦਰੋ ਨੇ ਹੀ ਲੰਮੀ ਬਾਂਹ ਕਰ ਕੇ ਰੋਟੀਆਂ ਅਤੇ ਕੌਲੀਆਂ ਚੁਕ ਕੇ ਨੋੜੇ ਕਰ ਲਈਆਂ। 
ਉਪਰ ਚੁੰਨੀ ਦਾ ਇਕ ਲੜ ਦੇ ਦਿੱਤਾ । ਇਕ ਹੱਥ ਵਿਚ ਦੂਜਾ ਹੱਥ ਫੜ ਕੇ ਗੋਡਿਆਂ ਨੂੰ 
30 ਰ੍ ਸਿਰਜਣਾ 


ਬਾਹਾਂ ਨਾਲ ਘੁਟ ਲਿਆ । ਫੋਰ ਆਲੇ ਦੁਆਲੇ ਖਾਲੀ ਹੋਏ ਖੇਤਾਂ ਵਿਚ ਦੂਰ ਦੂਰ ਤਕ 
ਦੇਖਦੀ ਰਹੀ । ਕਿਸੋ ਖੇਤ ਵਿਚ ਥਰੈਸ਼ਰ ਚਲ ਰਿਹਾ ਸੀ । ਕਿਸੇ 'ਚ ਤ੍ਰੜੀ ਦਾ ਵੱਡਾ 
ਸਾਰਾ ਢੇਰ ਹੀ ਦਿਸਦਾ । ਕਈ ਟਰੈਕਟਰਾਂ ਨਾਲ ਪਿੰਡ ਵੱਲ, ਕਣਕ ਜਾਂ ਤੂੜੀ ਢੋ ਰਹੋ 
ਸਨ । ਗਾਂਹੀ ਹੋਈ ਕਣਕ ਦੀ ਧੜ ਤਾਂ ਕਿਸੇ ਟਾਵੇ' ਟਾਵੇ' ਦੇ ਖੇਤ 'ਚ ਹੀ ਦਿਖਾਈ 
ਦਿੰਦੀ ਸੀ । 

ਅੱਧੀ ਧੜ ਅਜੇ ਨਿਕਲ ਨਹੀ” ਸੀ ਕਿ ਹਵਾ ਫੇਰ ਮਰ ਗਈ । ਉਹਨਾਂ ਨੇ ਤੈਗਲੀਆਂ 
ਧੜ ਵਿਚ ਗੱਤ ਦਿੱਤੀਆਂ ਅਤੇ ਤੌਗਲੀ ਦੇ ਉਤਲੇ ਸਿਰੇ ਉਤੇ ਠੌਡੀ ਰਖ ਕੇ ਖੜ੍ਹ ਗਏ । 
ਮਿੰਦਰੋ ਨੇ ਦੇਖ ਕੇ ਆਵਾਜ਼ ਮਾਰੀ, 

'ਬਾਪੂ ਆ ਜੋ ਹਵਾ ਤਾਂ ਹੈਨੀ ।' 

ਉਹਨਾਂ ਨੇ ਮਿੰਦਰੋ ਵੱਲ ਦੇਖਿਆ । ਚੁਪ ਚਾਪ ਉਸੇ ਤਰ੍ਹਾਂ ਖੜੀਆਂ ਤੈਗਲੀਆਂ ਛੱਡ 
ਕੇ ਰੋਟੀ ਖਾਣ ਆ ਬੈਠੇ । ਮਿੰਦਰੋ ਨੇ ਉਹੀ ਰੋਟੀਆਂ ਫੋਰ ਫੜਾ ਦਿੱਤੀਆਂ । ਚੁਪ ਚਾਪ 
ਹੀ ਉਹਨਾਂ ਨੇ ਇਕ ਇਕ ਰੋਟੀ ਖਾ ਲਈ । ਕਿਕਰ ਉੱਤੇ ਬੀ`ਡੇ ਦੀ ਟੀ' ਟੀ' ਟੀ...ਨਾਲ 
ਚੁਪ ਟੁਟ ਰਹੀ ਸੀ । ਮਿੰਦਰੋ ਚੁਪ ਦੇਖ ਕੇ ਕਹਿਣਾ ਤਾਂ ਨਹੀ" ਸੀ ਚਾਹੁੰਦੀ ਪਰ ਪੜ੍ਹ'ਕੂ 
ਵੀਰ ਹਰ ਰੋਜ਼ ਵਰਦੀ ਲੈਣ ਵਾਸਤੇ ਕਹਿੰਦਾ ਰਹਿੰਦਾ ਸੀ । ਉਸ ਨੇ ਝਕਦੀ ਝਕਦੀ ਨੇ 
ਕਹਿ ਹੀ ਦਿੱਤਾ,” 

ਬਾਪੂ ਵੀਰੇ ਨੇ ਕਿਐ, ਮਾਸਟਰਾਂ ਨੋ ਇਕ ਰੰਗ ਦੀ ਵਰਦੀ ਲੁਆਈ ਐ। ਖੰਨੇ ਤੋਂ” 

ਕੱਪੜਾ ਲੈ ਆਇਓ ।' 

ਨੇਤਰ ਨੇ ਮਿੰਦਰੋ ਵੱਲ ਝਾਕ ਕੇ ਰੋਟੀ ਨਾਲੋ” ਬੁਰਕੀ ਤੋੜ ਕੇ ਮੂੰਹ ਵਿਚ ਪਾ ਲਈ, 
ਪਰ ਬੋਲਿਆ ਕੁਝ ਨ । ਇੰਦਰ ਨੇ ਪਾਣੀ ਦਾ ਗਲਾਸ ਮੂੰਹ ਨੂੰ ਲਾ ਕੇ ਇਕੋ ਸਾਹ ਪੀ 
ਲਿਆ ਅਤੇ ਧਰਤੀ ਤੇ ਰੱਖ ਕੇ ਕਿਹਾ, 'ਲਿਆ ਭਾਈ ਪਾ ਦੇ ਪਾਣੀ ।' 

ਮਿੰਦਰੋ ਨੇ ਪਾਣੀ ਪਾ ਦਿੱਤਾ ਅਤੇ ਰਸਤੇ ਵੱਲ ਦੇਖਿਆ ਤਾਂ ਇਕ ਦਮ ਬੌਲ ਪਈ, 

“ਬਾਪੂ ਬੋਦੀ ਆਲਾ ਵਰੋਲਾ ।' 

ਉਹਨਾਂ ਦੇ ਸਿਰ ਰਸਤੇ ਵੱਲ ਘੁੰਮੇ, ਫਿਰ ਉਠ ਕੇ ਨੱਠ ਲਏ । ਬੁਰਕੀਆਂ ਮੂੰਹ ਵਿਚ 
ਹੀ ਰਹਿ ਗਈਆਂ । ਰੋਟੀਆਂ ਵੀ ਛੇਤੀ ਵਿਚ ਕੌਲੀਆਂ ਉਤੇ ਨਾ ਟਿਕੀਆਂ । ਵਾਵਰੋਲਾ 
ਘੁੰਮਦਾ ਘੁੰਮਦਾ ਸਿਧਾ ਧੜ ਵੱਲ ਆ ਰਿਹਾ ਸੀ । ਉਹਨਾਂ ਛੇਤੀ ਛੇਤੀ ਪੁਰਾਣੇ ਦੌਂਲ੍ਹੇ, ਪੱਲੀਆਂ 
ਅਤੇ ਬੋਰੀਆਂ (ਜਿਹੜੌ ਇਕ ਇਕ ਦੋ ਦੋ ਸਨ) ਧੜ ਉਤੇ ਦੇ ਦਿੱਤੇ । ਫੇਰ ਖੂਹ ਦੇ ਔਲੂ 
'ਚੋ ਪੀਪੀਆਂ ਵਿਚ ਪਾਣੀ ਲਿਆ ਕੇ ਧੜ ਤੇ ਛਿੜਕਿਆ । ਵਾਵਰੋਲਾ ਵੀ ਚੱਕਰ ਕਟਦਾ 
ਧੜ ਤੇ ਆ ਪਹੁੰਚਿਆ ਸੀ । ਉਹ ਮਿੱਟੀ ਘੱਟੇ ਵਿਚ ਹੀ ਲੁਕ ਗਏ ਸਨ । ਪਿੜ ਵਿਚ 
ਮਿੱਟੀ ਹੀ ਮਿੱਟੀ ਗੋਲ ਚੱਕਰ ਵਿਚ ਘੁੰਮਦੀ ਸੀ । ਜਿੰਨਾ ਚਿਰ, ਨੇਤਰ ਅਤੇ ਇੰਦਰ ਨ 
ਦਿੱਸੇ ਉਹ ਜੋਰ ਜ਼ੋਰ ਨਾਲ ਕਹਿ ਰਹੀ ਸੀ, 

“ਕਾਰ ਕਾਰ ਬਾਬੇ ਨਾਨਕ ਦੀ, 

ਕਾਰ ਕਾਰ ਬਾਬੇ ਨਾਨਕ ਦੀ ।' 

ਵਾਵਰੋਲਾ ਮਿੰਟਾਂ ਵਿਚ ਹੀ ਹੌਲੀ ਹੌਲੀ ਅੱਗੇ ਤੁਰ ਪਿਆ । ਤੂੜੀ ਸਾਰੇ ਖੇਤ ਵਿਚ 
ਸਿਰਜਣਾ 31 


ਖਿਲਰ ਗਈ । ਕੁਝ ਵਾਵਰੋਲੇ ਵਿਚ ਹੀ ਅਸਮਾਨ ਨੂੰ ਚੜ੍ਹ ਗਈ ਸੀ । 

'ਇੰਦਰਾ ਰੜਕਾਂ ਲੈ ਕੇ ਪਿੜ ਚੋਂ“ ਤੂੜੀ ਕੱਠੀ ਕਰ ਲੈ ਜੇੜ੍ਹੀ ਬਚੀ ਐ ।' 

ਨੌਤਰ ਨੇ ਤੈਗਲੀ ਨਾਲ ਤ੍ਰੜੀ ਇਕੱਠੀ ਕਰਦੇ ਨੇ ਕਿਹਾ । 

'ਕਰ ਲੈਨਾਂ, ਤ੍ਰੰ ਧੜ ਤੇ ਚੜ੍ਹਕੇ ਦੇਖ, ਬੁੱਲਾ ਆਉ'ਦੇ ਵਰੋਲੇ ਦੀ ਹਵਾ ਦਾ । 
ਇੰਦਰ ਨੇ ਰੜਕਾ ਚੁਕ ਕੇ ਬੈਠਦੇ ਹੋਏ ਨੋ ਕਿਹਾ । 

'ਧੜ ਦਾ ਤਾਂ ਵਰੋਲੇ ਨੇ ਕੱਖ ਨ੍ਰੀ ਛੱਡਿਆ ।' ਨੇਤਰ ਨੇ ਪੜ ਤੇ ਚੜ੍ਹ ਕੇ ਕਿਹਾ । 

“ਬਰੈਸ਼ਰ ਆਲਿਆਂ ਦੇ ਤਾਂ ਢੋਰ ਉਨੇ ਈ ਦਿਖਦੇ ਐ।' ਇੰਦਰ ਨੇ ਆਲੋ ਦੁਆਲੇ 
ਖੇਤਾਂ 'ਚ ਚਲ ਰਹੇ ਥਰੈਸ਼ਰਾਂ ਨਾਲ ਕੱਢੀ ਤੂੜੀ ਦੇ ਢੇਰਾਂ ਵੱਲ ਨਿਗ੍ਹਾ ਮਾਰੀ । 

'ਐਡੇ ਬੜੇ ਢੇਰਾਂ 'ਚ ਨੀ ਕੁਸ ਮੁਕਦਾ ।' ਨੇਤਰ ਨੂੰ ਵੀ ਢੇਰ ਉਡ ਉਡੇ ਹੀ ਦਿਸਦੇ 
ਸਨ। 

'ਹੁਣ ਤਾਂ ਪਿੰਡ 'ਚ ਪੰਦਰਾਂ ਬੀਹ ਕੁ ਘਰ ਰਹਿਗੇ ਬਰੈਸ਼ਰਾਂ ਤੋਂ ਬਿਨਾ ।' 

'ਇਕ ਸਾਂਝਾ ਈ ਲੌ ਲੋ । 

'ਜਟਬੈੜ ਲੜ ਲੜ ਮਰਜ਼, ਉਹਨੇ ਕਹਿਣੈ, 'ਮੈ' ਪੈਲਾਂ, ਉਹਨੇ ਕਹਿਣੈ ਮੈ' ਪੈਲਾਂ 
ਕਢਣੀਐ' ।” 

ਮਿੰਦਰੋ ਕਦੇ ਨੀਵੀ' ਪਾ ਲੈ'ਦੀ ਕਦੇ ਉਹਨਾਂ ਵੱਲ ਦੇਖ ਲੈ“ਦੀ । ਕਦੇ ਉਡ ਗਈ 
ਧੜ ਦਾ ਅਨੁਮਾਨ ਲਾਉ'ਦੀ ਹੋਈ ਦੂਰ ਤਕ ਆਲੇ ਦੁਆਲੋਂ ਨਿਗ੍ਹਾ ਘੁੰਮਾ ਲੈ'ਦੀ । ਥਰੈ- 
ਸ਼ਰਾਂ ਦੀ ਘੂੰ ਘੂੰ ਦੀਆਂ ਆਵਾਜ਼ਾਂ ਵੀ ਸੁਣ ਰਹੀ ਸੀ । 

'ਹਵਾ ਤਾਂ ਫੇਰ ਮਰਗੀ ।' ਇੰਦਰ ਨੇ ਤ੍ਰੜੀ ਇਕੱਠੀ ਕਰਦੇ ਹੋਏ ਨੇ ਕਿਹਾ । 

'ਕੋਈ ਕੋਈ ਮਰਿਆ ਹੋਇਆ ਸਾਹ ਈ ਰਹਿ ਗਿਐ ।' ਨੌਤਰ ਵੀ ਧੜ ਤੋ ਉਤਰ 
ਆਇਆ । 

“ਚਲ ਤੂੰ ਬਲਦਾਂ ਨੂੰ ਪਾਣੀ ਪਿਲਾ ਦੇ ਘੁੰਮਦੇ ਨੇ । ਮੈ' ਤੂੜੀ ਲੈ ਕੇ ਆਉਨਾਂ । 

'ਝੋਟੀ ਤੇ ਗਾਂ ਨੂੰ ਥੱਬਾ ਕੁ ਬਰਸੀਮ ਵੀ ਬੱਢ ਲਿਆਈ” ।' 

'ਚੌਗਾ ।' 

ਉਹ ਡੰਗਰਾਂ ਨੂੰ ਪਾਣੀ ਧਾਣੀ, ਕੱਖ-ਕੌਡਾ ਪਾ ਕੇ, ਰੋਟੀ ਖਾਣ ਆ' ਬੈਠੇ । 

'ਸੁੱਕ ਵੀ ਗਈਆਂ । ਮਿੰਦਰੋ ਨੇ ਰੋਟੀ ਫੜਾਉ'ਦੀ ਹੋਈ ਨੇ ਕਿਹਾ ।' ਲੈ...ਜੱਟਾਂ 
ਨੂੰ ਕੀ ਤੱਤੀਆਂ ਠੰਡੀਆਂ ਨਾਲ । ਕੁਰਸੀਆਂ ਆਲੇ ਈ ਸੱਜਰੀਆਂ ਖਾਂਦੇ ਐ । ਸਾਡੇ ਕਰਮਾਂ 
'ਚ ਕਿਥੇ...।' ਨੇਤਰ ਨੇ ਰੋਟੀ ਫੜਦੇ ਹੋਏ ਨੇ ਕਿਹਾ । 

“ਕਿਤੇ ਮੀਂਹ ਮੂੰਹ ਨ ਆ ਜਾਵੇ ।' ਇੰਦਰ ਨੇ ਦੂਰ, ਧਰਤੀ ਅਤੇ ਅਸਮਾਨ ਚੋ” 
ਇਕ ਛੋਟਾ ਜਿਹਾ, ਚਿੱਟੇ ਬੱਦਲ ਦਾ ਟੁਕੜਾ ਨਿਕਲਿਆ ਦੇਖਿਆਂ । 

ਮੌਸਮ ਬੀ ਸੋਰਾ ਜ਼ਮਾਨੇ ਨਾਲ ਈ ਬਦਲ ਗਿਐ, ਅੱਗੇ ਤਾਂ ਵਸਾਖ ਤੇ ਜੋਠ ਦੇ ਅੱਧ 
ਤਕ ਕਦੇ ਮੀਂ ਹ, ਨ੍ਹੇਰੀ ਨਹੀ“ ਤੀ ਆਉ'ਦ ਹੁੰਦੀ ।' ਨੇਤਰ ਨੇ ਬੁਰੇਕੀ ਨਿਗਲ ਕੇ ਕਿਹਾਂ । 

'ਜਾਰੀ ਬਾਢੀ ਤੇ ਗਹਾਈ ਕੜਾਕੇ ਆਲੀ ਧੁੱਪ 'ਚ ਕਰਦੇ ਹੁੰਦੇ ਤੀ, ਫੇਰ ਕਿਤੇ 
ਚੜ੍ਹਦੇ ਹਾੜ ਜੱਗ ਜੁਗ ਕਰੇ ਤੋ' ਮੀਂਹ ਪੈਂਢਾ । ਇੰਦਰ ਨੇ ਕਿਕਰ ਉਤੇ ਬੱਈਆਂ ਦੇ 
32 ਸਿਰਜਣਾ 


ਆਲ੍ਹਣੇ ਵਲ ਦੇਖੰਦਆਂ ਕਿਹਾ । 

“ਪਿੰਡ ਆਲੀ ਸ਼ਾਮਲਾਟ 'ਚ ਕਮੀਣਾਂ ਨੇ ਲਾਵੀ ਦੀ ਕਣਕ ਦੀਆਂ ਭਰੀਆਂ, ਮੱਝਾਂ, 
ਕੱਟੀਆਂ, ਬੱਛੀਆਂ ਨਾਲ ਗਹ ਕੇ ਚੱਕ ਲਈ ਐ ।' ਮਿੰਦਰੋ ਹਰ ਰੌਜ਼ ਹਰੀਜਨਾਂ ਨੂੰ ਕਣਕ 
ਦੀ ਗਹਾਈ ਕਰਦੇ, ਆਉਦੀ ਜਾਂਦੀ ਦੇਖਦੀ ਰਹਿੰਦੀ ਸੀ । 

'ਓਹ ਤਾਂ ਸਣੇ ਨਿਆਣੇ ਨਿੱਕੇ ਸਾਰਾ ਟੱਬਰ ਲਾ ਲੰ'ਦੇ ਐ ।' ਨੋਤਰ ਬੋਲਿਆ । 

“ਮਗਲੀਆਂ ਬਾਢੀਆਂ 'ਚ ਲਾਵੀ ਕੇਹੜੇ ਪਿਓ ਆਲੇ ਖੇਤ 'ਚੋ ਕਰਨਗੇ ।... 
ਬਰੈਸ਼ਰ ਆਲਿਆਂ ਨੇ ਮੀ'ਹ ਕਣੀ ਤੋ ਡਰਦੇ ਕਮਬੈਨਾਂ ਨਾਲ ਵਢਾ ਲੈਣੀ ਐ । ਐਤਕੀ” 
ਤਾਂ ਅੱਧੀ ਪੁਚੱਧੀ ਈ ਵਢਾਈ ਤੀ ।' ਇੰਦਰ ਨੇ ਦੂਰ ਸਫੈਦਿਆਂ ਵਾਲੀ ਪੱਹੀ ਵੱਲ ਦੇਖਿਆ । 

ਅਸਮਾਨ ਲਾਲ ਜਿਹਾ ਹੋਣ ਲਗ ਪਿਆ । ਮਿੰਦਰੋ ਨੇ ਦੂਰ ਚੜ੍ਹੀ ਆ ਰਹੀ ਗਹਿਰ 
ਨੂੰ ਦੇਖ ਕੇ ਕਿਹਾ, 'ਬਾਪੂ ਨੇਰ੍ਹੀ ਐਂਦੀ ਲੱਗਦੀ ਐ ।' 

'ਹਾਂ ਲੱਗਦੀ ਤਾਂ ਐ ।' 

ਨਤਰ ਨੇ ਵੀ ਆਲੇ ਦੁਆਲੇ ਦੂਰ ਤਕ ਨਿਗ੍ਰਾ ਘੁਮਾਈ । 

ਥੋੜੇ ਚਿਰ 'ਚ ਹੀ ਹਨਰੀ ਸਾਹਮਣੇ ਚੜ੍ਹੀ ਆ ਰਹੀ ਸੀ । ਦੋਵੇ ਭਰਾ ਉਠ ਕੇ 
ਧੜ ਨੂੰ ਮਾਂਭਣ ਲੱਗ ਪਏ । ਬਚਦੀਆਂ ਰੋਟੀਆਂ ਉਸੇ ਤਰ੍ਹਾਂ ਕੌਲੀਆਂ ਤੇ ਰੱਖ ਦਿੱਤੀਆਂ । 
ਫੋਰ ਦੇਖਦੇ ਦੇਖਦੇ ਹੀ ਹਨੋਣੀ ਆ ਗਈ । 

ਮਿੰਦਰੋ ਵੀ ਭਾਂਡੇ ਇਕੱਠੇ ਕਰ ਕੇ ਧੜ ਤੇ ਆ ਗਈ । ਨੇਤਰ ਨੇ ਪੀਪੇ 'ਚ ਲਿਆਂਦਾ 
ਪਾਣੀ ਧੜ ਤੇ ਛਿੜਕਿਆ । ਇਕ ਦਮ ਹਨੇਰਾ ਹੋ ਗਿਆ । ਹੱਥ ਨਾਲ ਹੱਥ ਮਾਰਿਆਂ ਕੁਝ 
ਨਹੀ” ਸੀ ਦਿਸਦਾ । ਹਵਾ ਦੇ ਫਰਾਟਿਆਂ ਨਾਲ ਧੜ ਉਡ ਕੇ ਮਿੱਟੀ ਘੱਟੇ ਵਿਚ ਰਲਦੀ 
ਜਾ ਰਹੀ ਸੀ । ਹਵਾ ਦੀ ਆਵਾਜ਼ ਸਉੱ...ਸ੍ੰ...ਛੀ" ਛੀਂ- ਟੀ. ਟੀ. । ਆਸੇ ਪਾਸੇ ਲਾਲ 
ਭੂਰੀ ਕਾਲੀ ਮਿੱਟੀ ਹੀ ਮਿੱਟੀ । 

ਉਹ ਮਸਾਂ ਹੀ ਧੜ ਤੇ ਬੋਠੇ ਸਨ। ਹਵਾ ਚਕ ਚਕ ਮਾਰਦੀਸੀ। ਜੇਜ਼ਰਾਕੁਵੀ 
ਅੱਖ ਜਾਂ ਮੂੰਹ ਖੋਲਦੇ ਤਾਂ ਮਿੱਟੀ ਦੇ ਕਿਣਕੇ ਤੇ ਫੂਸ-ਪੱਲਾ ਆ ਕੇ ਵੱਜਦਾ । ਇਕ ਦੂਜ ਨੂੰ 
ਕਛ ਵੀ ਨਹੀ ਸੀ ਦਿਸਦਾ । ਮਿੰਦਰੋ ਦੇ ਕੰਡਿਆਂ ਵਾਲੀ ਝੜੀ ਆ ਬੱਜੀ। ਉਸ ਨੇ 
ਜ਼ੋਰ ਨਾਲ ਚੀਕ ਮਾਰੀ । 

'ਬਾ-..ਪੂ...ਉ.-.।" 

ਹਵਾ ਐਨੀ ਗੁੰਜਣ ਲੱਗ ਪਈ ਸੀ, ਕਿਸੇ ਨੂੰ ਕੁਝ ਨ ਸੁਣਿਆ। ਤੇ ਫਿਰ ਝਾੜੀ 
ਆਪ ਹੀ ਹਵਾ ਨਾਲ ਮਿੰਦਰੋ ਦੇ ਕਪੜਿਆਂ 'ਚ ਮੋਰੀਆਂ ਕਰ ਕੇ ਅਤੇ ਸਰੀਰ ਤੇ ਝਰੀਟਾਂ 
ਮਾਰ ਕੇ ਉਡ ਗਈ । 

ਹਨੇਰੀ ਕੁਝ ਘੱਟ ਹੋਈ । ਚਾਨਣ ਜਿਹਾ ਹੋਇਆ । ਮਿਦਰੋਂ ਨੇ ਅੱਖਾਂ ਮਲੀਆਂ ਤੇ 
ਝਾਕਣ ਦੀ ਕੋਸ਼ਿਸ਼ ਕੀਤੀ ਪਰ ਮਿੱਟੀ ਐਨੀ ਰੜਕਣ ਲੱਗ ਪਈ ਕਿ ਅੱਖਾਂ ਫਿਰ ਬੋਦ ਹੋ 
ਗਈਆਂ । ਉਸ ਨੇ ਅੱਖਾਂ ਮੇਲ ਮਲ ਪਾਣੀ ਕਢ ਲਿਆ । ਕਦੇ ਮੀਚਦੀ ਕਦੇ ਖਲ੍ਹਦੀ 
ਹੋਈ ਬੋਲੀ, 

'ਬਾਲਣ ਨ ਭੁਲਣਾ...ਬਾਪੂ । 
ਸਿਰਜਣਾ 33 


“ਨੱਈੀ ਕੁੜੀਏ...ਜਾ ਤੂੰ, ਕਿਤੇ ਮੀਂਹ ਨ ਆ ਜਵੇ 

ਨੇਤਰ ਨੇ ਵੀ ਅੱਖਾਂ ਮਲੀਆਂ ਤੇ ਮੂੰਹ 'ਚੋ' ਮਿੱਟੀ ਥੁਕ ਕੇ ਕਿਹਾ । 

ਫਿਰ ਮਿੰਦਰੋ ਨੇ ਨੱਕ 'ਚ ਪਈ ਮਿੱਟੀ ਨੱਕ ਸੁਣਕ ਕੇ ਕੱਢੀ । ਤੋਂ ਬੁੜ ਬੁੜ ਕਰਦੀ, 
ਅੱਖਾਂ ਖੋਲ੍ਹਦੀ ਮੀਚਦੀ, ਭਾਂਡੇ ਚੁਕ ਕੇ ਘਰ ਨੂੰ ਤੁਰ ੫ਈ, 'ਧੜ ਦਾ ਤਾਂ ਕੱਖ ਨੀ ਰਿਆ, 
ਬਾਲਣ ਦਾ ਕੀ ਚੇਤਾ ਰਹਿਣੈ...ਘਰ ਬੇਬੇ ਆਖੂ 'ਰੋਜ਼ ਤੀਆ ਪਹਿਰ ਕਰ ਔੱਦੀ ਐਂ” ।' 

ਹਨੇਰੀ ਹੌਲੀ ਹੌਲੀ ਘਟ ਰਹੀ ਸੀ । ਧੜ ਥੋੜੀ ਜਿਹੀ ਰਹਿ ਗਈ । ਉਹ ਅੱਖਾਂ 
`ਚ ਪਈ ਮਿੱਟੀ, ਹਥੇਲੀਆਂ ਨਾਲ ਮਲ ਮਲ ਕਢਦੇ ਹੋਏ ਤੰਗਲੀਆਂ ਲੱਭ ਰਹੇ ਸਨ । 
ਉਹਨਾਂ ਦੇ ਕੰਨਾਂ 'ਚ ਥਰੈਸ਼ਰਾਂ ਦੀ ਆਵਾਜ਼, ਹਨੇਰੀ ਵਾਂਗ ਗ੍ਰੌਜ ਰਹੀ ਸੀ । ੮੦ 


(ਕੈਡਕਟ ਬਰਾਂਚ, ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ) 


ਸੋਹਣ ਢੇਡ 
ਗਰਦ 


ਬਣਕੇ ਜੈਦਰੇ ਬੁੱਲ੍ਹਾਂ 'ਤੇ ਆਣ ਬੈਠੀ ਹੈ 
ਅੱਗ ਦੇ ਫਲ੍ੂਹੇ ਬਣਕੇ ਪੋਟਿਆਂ 'ਤੇ ਲੜ ਗਏ) ਹੈ 
ਤੇ ਪੈਰਾਂ 'ਚ ਜੌਜੀਰ ਬਣਕੇ ਛਣਕੀ ਹੈ 
ਘੋਰ ਜਿੱਲ੍ਹਣ 'ਚ ਫਸੀ ਜ਼ਿਦਗੀ ਦਾ ਮੂੰਹ ਚਿੜਾਉ”ਦੀ ਹੈ 
ਦਹ ਤੇ ਉਹ ਸੱਪਣੀ ਹੈ 
ਜੋ ਤਾਰ ਤਾਰ ਗੁਦੜੀਆਂ 'ਚ ਸਰਕ ਆਈ ਹੈ 
ਤੇ ਚਾਂਭਲੀ ਹੋਈ ਡੱਸ ਰਹੀ ਹੈ 
ਬੱਚਿਆਂ ਦੇ ਮੂੰਹਾਂ 'ਚ ਘੁਲੀਆਂ ਮਾਂ ਦੀਆਂ ਦੁੱਧੀਆਂ ਨੂੰ 
ਬੁੱਲ੍ਹਾਂ 'ਤੇ ਆ ਗਏ ਬੇਖ਼ੌਫ਼ ਸ਼ਬਦਾਂ ਨੂੰ । 
ਇਸ ਦੀ ਲਪੇਟ ਵਿਚ ਕਦੀ ਵੀ ਨਹੀ' ਆਉਣੀ 
ਮਗਰਮੱਛਾਂ ਦੇ ਢਿੱਡਾਂ 'ਚ ਪਲੀ ਹੋਈ ਤਸਕਰੀ 
ਜਾਂ ਮੱਕਾਰ ਪਰਚੀ 'ਤੇ ਉੱਸਰੀ ਸਲਤਨਤ 
ਜੋ ਸੂਹੇ ਦਰਿਆ ਤੀਕ ਪਹੁੰਚਣ ਤਕ 
ਸਾਡਾ ਮੂੰਹ ਚਿੜਾਉੱਦੀ ਰਹੇਗੀ । 
ਉਹ ਕਾਨੂੰਨ ਵੀ ਇਸ ਦੀ ਲਪੇਟ ਵਿਚ ਨਹੀ' ਆਉਣਾਂ 
ਜੋ ਹੂੰਝ ਲਿਆਉ'ਦਾ ਹੈ ਖੇਤਾਂ 'ਚੋ” ਭਰੇ ਬੋਹਲਾਂ ਨੂੰ 
34 ਸਿਰਜਣ”! 


ਜਾਂ ਕਿਰਚ ਮੁੱਛਾਂ 'ਚ ਫਸੀ ਹੀ ਹੀ ਸਦਕਾ 
ਚਿਹਰਿਆਂ ਤੋ“ ਡੀਕ ਲੈਦਾ ਹੈ 
ਪੂਰਾ ਵਰ੍ਹਾ ਵਹਾਏ ਮੁੜ੍ਹਕੇ ਦੀ ਮਾਸੂਮ ਕਲਿੱਤਣ ਨੂੰ । 


ਉੱ'ਝ ਤਾਂ ਦੁੱਧ ਵਿਚ ਜ਼ਹਿਰ ਪਹਿਲਾਂ ਵੀ ਘੱਟ ਨਹੀਂ ਸੀ 
ਪੌਣ ਪਹਿਲਾਂ ਹੀ ਬੇਵਸੀ ਦੇ ਬੱਜਰ ਵਾਂਗ ਭਾਰੀ ਸੀ 

ਫੁੱਲਾਂ ਨੂੰ ਪਹਿਲਾਂ ਵੀ ਕਿਸ ਗੁਲਚੀ' ਨੇ ਬਖ਼ਸ਼ਿਆ ਸੀ 
ਆਜ਼ਾਦੀ ਮੁੱਢੋ` ਹੀ ਅਸਾਂ ਗਿੱਲੋਂ ਛਿੱਤਰ ਵਾਂਗ ਪਾਈ ਸੀ । 


ਅੱਜ ਅਸਮਾਨ ਵੱਲ ਜੋ ਇਹ ਗਰਦ ਉੱਡੀ ਹੈ 

ਕੂਲੇ ਵਰਸਣ ਤੇ ਬੜ) ਹੀ ਸੌਖ ਨਾਲ ਵਿਛ ਸਕਦੀ ਹੈ 

ਜਾਂ ਉਹ ਤਪਦੀ ਦੁਪਹਿਰ ਬਣਕੇ ਆਈ ਹੈ 

ਜੋ ਪੱਤਿਆਂ ਤੋ ਤ੍ਰੇਲ ਨੂੰ ਸਹਿਜੇ ਹੀ ਲੂਹ ਸੁੱਟਦੀ ਹੈ 

ਜਾਂ ਲੋਕਾਂ ਲਈ ਉਹ ਸਰਾਪ ਹੈ 

ਜੋ ਧਰਮ ਦੀ ਤਲਵਾਰ ਵਾਂਗਰ 

ਜਿਉ'ਕ ਖਾਧੀਆਂ ਦੇਹਲੀਆਂ 'ਚ ਲਟਕ ਗਿਆ ਹੈ- 

ਇਹ ਸ'ਡੀ ਹੋਂਦ ਨਾਲ ਉਹ ਸ਼ਰਮਨਾਕ ਹ'ਦਜਾ ਹੈ 

ਜਿਸਦੀ ਸ਼ਿੱਦਤ ਮੇਰੇ ਇਹਨਾਂ ਸ਼ਬਦਾਂ ਦੀ ਥਾਂ 

ਸਹਿਮ ਗਈ ਪੌਣ ਦਿਆਂ ਨੈਣਾਂ 'ਚ ਵਧੇਰੇ ਸਾਫ਼ ਦਿਸਦੀ ਹੈ 1 


ਇਹ ਝੂਠ ਦਾ ਉਹ ਕ੍ਰਿਸ਼ਮਾ ਹੈ 

ਜਿਸਦੀ ਓਟ 'ਚ ਦਿਨ ਦਿਹਾੜੇ ਡੀਕੀ ਸਾਡੀ ਰੱਤ ਨੂੰ 
ਦਾਅਵਤਾਂ ਤੇ ਜਸ਼ਨਾਂ 'ਚ ਬਦਲਿਆ ਜਾਂਦਾ ਹੈ 

ਇਹ ਪਾਖੰਡ ਦੀ ਉਹ ਦੀਵਾਰ ਹੈ ਦੋਸਤੋ 

ਜਿਸਦੇ ਉਸ ਪਾਰ ਬਹੁਤ ਹੀ ਬੇਹੂਦਗੀ ਹੈ 

ਬਹੁਤ ਹੀ ਬੇਹੂਦਗੀ ਹੈ ਦੋਸਤੋ । 


ਪਰ ਇਤਿਹਾਸ ਜੌ ਪਹਾੜੀ ਨਦੀ ਦਾ ਵਹਿਣ ਹੁੰਦਾ ਹੈ 

ਇਸ ਦੌਰ ਤੋ ਆਕੇ ਰੁਕ ਨਹੀ” ਸਕਦਾ 

ਸਗੋ ਇਸਦੇ ਮੂੰਹ ਤੋ" ਪਾੜ ਸੁੱਟੇਗਾ ਕਾਲਾ ਨਕਾਬ 

ਤੋ ਬਿਨਾਂ ਮਾਤਮ ਕੀਤਿਆਂ ਲੰਘ ਜਾਏਗਾ ਅੱਗੇ 

ਦੂਰ-ਬਹੁਤ ਦੂਰ 

ਤੇ ਚੁੰਮ ਲਏਗਾ ਅੱਟਣਾਂ ਲੱਧੇ ਹੱਡਲ ਹੱਥਾਂ ਨੂੰ 

ਵਿਛ ਜਾਏਗਾ ਫ਼ਸਲਾਂ ਦੇ ਪਾਕੀਜ਼ ਪੈਰਾਂ ਹੇਠ । ੦੦ 

[ਬੀ-1/918, ਰਾਮ ਨਗਰ, ਲਲਰੇੜੀ ਟੋਡ, ਖੰਨਾ, ਜ਼ਿਲਾ ਲੁਧਿਆਣਾ] 

ਸਿਰਜਣਾ 35 


36 


ਗੁਰਮੇਲ ਸਿੱਧੂ 
ਮੈਂ ਜਾਣਿਆਂ 


ਇਹ ਆਦਤ ਤੇਰੀ ਵੀ ਸੀ ਇਹ ਆਦਤ ਮੇਰੀ ਵੀ ਸੀ 

ਜਣਿਆਂ ਲੋਕਾਂ ਦੇ ਨਾਂ ਰੱਖਣੇ ਤੇ ਨਾਵਾਂ ਤੋ” ਕੂਨਾਂ 

ਇਹ ਗੱਲ ਬਦਲਦੇ ਮੌਸਮ ਵਾਂਗ 

ਬਹੁਤ ਤੋਗ ਕਰਦੀ ਸੀ ਉਨ੍ਹਾਂ ਲੋਕਾਂ ਨੂੰ 

ਜਿੰਨ੍ਹਾਂ ਦੇ ਉੱਗਣ ਤੋਂ” ਪਹਿਲਾਂ ਕੋਈ ਨ ਕੌਈ ਨਾਂ ਰਾਖਤਾਂ ਹੁੰਦੈ 

ਜੋ ਆਪਣੇ ਹੀ ਕਿਸੇ ਬੰਦੇ ਦੇ ਹੱਥਾਂ 'ਚੋਂ ਡਿੱਗ ਕੇ ਟੁੱਟ ਜਾਂਦੇ ਹਨ 

ਸ਼ਾਮ ਦੀਆਂ ਖ਼ਬਰਾਂ 

ਸਾਡੇ ਪੇਤਲੇ ਮਨਾਂ 'ਚ ਧਸ ਜਾਂਦੀਆਂ ਹਨ 

ਅਸੀ" ਛੋਟੇ ਜਿਹੇ ਝਟਕੇ ਨੂੰ 

ਝੱਟ ਇਨਕਲਾਬ ਦਾ “ਲੋਬਲ' ਲਾ ਦਿੰਦੇ ਹਾਂ 

ਭੁੱਲ ਜਾਂਦੇ ਹਾਂ ਤੀਹ ਸਾਲ ਪੁਰਾਣਾ ਗਇਆ ਰਾਗ 

ਅਜੇ ਵੀ ਉਨ੍ਹਾਂ ਹੀ ਸੁਰਾਂ 'ਚ ਗਾਇਆ ਜਾ ਰਿਹੈ 

ਵਰਜਿਤ ਸੁਰ ਨੂੰ ਅਸੀ" ਛੋਹ ਵੀ ਨਹੀਂ ਸਕਦੇ 

ਇੰਜ ਮੰਡੀ ਦੇ ਭਾਅ ਵਾਂਗਰ 

ਇਹ 'ਇਨਕਲਾਬ' ਦਿਨ 'ਚ ਦਸ ਵਾਰੀ” 'ਤਾਂਹ 'ਠਾਂਹ ਹੁੰਦੇ 

ਤੇ ਹਰ ਸ਼ਹਿਰ 'ਚ ਇਹਦੇ ਵੱਖੋ ਵੱਖਰੇ ਅਰਥ ਹੁੰਦੇ ਹਨ 

ਮਸਲਨ ਇਹ ਅਕਾਲੀ ਵੀ ਹੋ ਸਕਦਾ ਹੈ ਜਨਸੰਘੀ ਤੇ ਨਿਰੰਕਾਰੀ ਵੰ) 

ਤੇ ਹਿੰਦੁਸਤਾਨ' ਮੁਲਕ ਹੌਣ ਦੀ ਥਾਂ ਸਿਰਲੇਖ ਹੋ ਨਿਬੜਦੈ । 

ਖੈਰ ਤੇਰੀ ਆਦਤ ਤੈਨੂੰ ਮੁਬਾਰਕ 

ਮੈਂ ਆਪਣੀਆਂ ਕੁੱਝ ਆਦਤਾਂ ਨੂੰ ਬਦਲਣ 'ਚ ਯਕੀਨ ਰੱਖਦਾਂ 

ਜਿਵੇਂ ਸ਼ਾਂਤ ਵਗਦੇ ਪਾਣੀ ਨੂੰ ਇਕ ਟਕ ਵੇਖ ਨਹੀ ਸਕਦਾ 

ਤੋਂ ਨਾਂ ਹੀ ਕਾਗ਼ਜ਼ ਦੀਆਂ ਬੇੜੀਆਂ ਤੇ ਸਫਰ ਕਰਦਾਂ 

ਮੈ ਤਾਂ ਜਦ ਵੀ ਸੁਰਾਹੀ ਤੇ ਬਣੇ ਗੋਲ ਕੁੰਡਲਾਂ ਨੂੰ ਸੱਪ ਬਣਦੇ ਤੱਕਿਆ 

ਸੁਰਾਹੀ ਤੌੜ ਦਿਤੀ ਹੈ 

ਤੇ ਡੁਲ੍ਹਦੇ ਪਾਣੀ ਦੀ ਭੋਰਾ ਵੀ ਪਰਵਾਹ ਨਹੀ' ਕੀਤੀ 

ਇੰਝ ਬੇ-ਪਰਵਾਹ ਹੋਣਾ 

ਇਕ ਆਦਤ ਤੇਰੀ ਵੀ ਸੀ ਇਕ ਆਦਤ ਮੇਰੀ ਵੀ ਸੀ 

ਜਣਿਆ ਲੋਕਾਂ ਦੇ ਨਾਂ ਰੱਖਣੇ ਤੇ ਨਾਵਾਂ ਤੋ' ਕੂਨਾਂ 

ਤੇ ਉਨ੍ਹਾਂ ਨੂੰ ਬਦਲਦੇ ਹੋਏ ਮੌਸਮ ਵਾਂਗ ਤੰਗ ਕਰਨਾ । 65 
[ਗੁਰੂ ਨਾਨਕ ਕਾਲਜ, ਮੋਗਾ] 

ਜਿਰਜਣਾ 


ਨਛੱਤਰ 
ਥਲ 'ਚ ਗੁਆਚੀ ਪੈੜ 


ਅੱਜ ਕਰਮੋ ਨੂੰ ਨੀਂਦ ਨਹੀ ਸੀ ਆ ਰਹੀ। ਉਹਦਾ ਮਨ ਪਲੋਪਲ ਕਾਹਲਾ ਹੀ 
ਪੈਂਦਾ ਜ' ਰਿਹਾ ਸੀ । ਬਾਹਰ ਤੇਜ਼ ਚਲਦੀ ਹਵਾ ਸਾਹੋ ਸਾਹ ਹੋਈ ਪਈ ਸੀ ਅਤੇ ਮੀ'ਹ 
ਦੀ ਤੇਜ਼ ਵ'ਛੜ ਉਨ੍ਹਾਂ ਦੀ ਕੁੱਲੀ ਦਾ ਖਿੜਕ ਲਗਭਗ ਪਿਛਲੇ ਡੇਢ ਘੰਟੇ ਤੋ" ਲਗਾਤਾਰ 
ਭੰਨੀ ਹੀ ਜਾ ਰਹੀ ਸੀ । ਕਰਮੋ ਨੂੰ ਪਈ ਪਤੀ ਨੂੰ ਲਗਦਾ ਜਿਵੇ' ਕੌਈ ਉਸਦੇ ਆਪਣੇ ਹੀ 
ਪਿੰਡੇ ਨੂੰ ਛੱਲੀਆਂ ਵਾਂਗ ਕੁੱਟ ਰਿਹਾ ਹੋਵੇ । ਉਹ ਵਾਰ ਵਾਰ ਆਪਣੇ ਸੁੱਕ ਰਹੇ ਬੁਲ੍ਹਾਂ ਉਤੇ 
ਜੀਭ ਫੇਰਦੀ ਪਰ ਉਹਦੇ ਅੰਦਰ ਤਾਂ ਜਿਵੇ ਕੋਈ ਭੱਠ ਹੀ ਤਪ ਰਿਹ ਸੀ ਜਿਸਦੇ ਸੇਕ ਨਾਲ 
ਉਹਦਾ ਸਾਰਾ ਪਿੰਡਾ ਸਤ ਕੇ ਸੁਆਹ ਹੀ ਹੋ ਜਾਣਾ ਹੋਵੇ । ਉਸ ਨੇ ਦੋ ਤਿੰਨ ਵਾਰ ਉਠ ਕੇ 
ਘੜੇ 'ਚੋਂ ਪਾਣੀ ਵੀ ਪੀਤਾ ਪਰ ਉਸ ਨੂੰ ਫਰ ਵੀ ਲਗਦਾ ਜਿਵੇ ਉਹਦੇ ਅੰਦਰ ਮੱਚ ਰਹੀ 
ਅੱਗ ਉਸ ਨੂੰ ਝੁਲਸ ਕੇ ਹੀ ਰੱਖ ਦਏਗੀ । 

ਫੋਰ ਉਸਨੇ ਪਈ ਪਈ ਨੇ ਆਪਣੀ ਉਮਰ ਦੇ ਬੀਤ ਗਏ ਪੰਦਰਾਂ ਵਰ੍ਹਿਆਂ ਦੇ ਇਕ 
ਇਕ ਦਿਨ ਬਾਰੇ ਆਪਣੇ ਮਨ 'ਚ ਕਿਆਸਿਆਂ । ਉਸ ਵੇਲੋ ਉਸਨੂੰ ਆਪਣਾ ਪਿਆਰਾਂ 
ਜਿਹਾ ਬਾਪੂ ਅਮਰੂ ਹਰ ਰੋਜ਼ ਦੀ ਤਰ੍ਹਾਂ ਨਸ਼ੇ 'ਚ ਗੁੱਟ ਹੋਇਆ ਦਿਖ'ਈ ਦਿੱਤਾ ਜੋ ਸਾਰਾ 
ਸਾਰਾ ਦਿਨ ਕੁੱਲੀ ਦੀ ਇਕ ਨੁਕਰ ਪਿਆ ਕੁਝ ਨਾ ਕੁਝ ਗੁਣਗਣਾਉ'ਦਾ ਹੀ ਰਹਿੰਦਾ ਸੀ । 
ਸਿਆਲਾਂ ਦੇ ਦਿਨੀ" ਕਿੱਡੀ ਕਿੱਡੀ ਗਈ ਰਾਤ ਤੱਕ ਵੀ ਉਨ੍ਹਾਂ ਦੀ ਕੁੱਲੀ ਅੱਗੇ ਅਮਰੂ ਦਾ 
ਮਿਰਜ਼ਾ ਸੁਣਨ ਲਈ ਗਭਰੀਟਾਂ ਦੀ ਢਾਣੀ ਜੁੜੀ ਰਹਿੰਦੀ । ਉਸ ਦੀਆਂ ਲੰਬੀਆਂ 
ਲੰਬੀਆਂ ਹੇਕਾਂ ਠਰਦੀ ਜਾ ਰਹੀ ਰਾਤ ਦੇ ਪਿੰਡੇ 'ਚ ਧਸਦ]ਆਂ ਹੀ ਚਲੀਆਂ ਜਾਂਦੀਆਂ । 
ਉਨ੍ਹਾਂ ਦੇ ਘਰ ਤਿੰਨ ਚਾਰ ਮੱਝਾਂ ਬੈਨ੍ਹੀਆਂ ਹੋਈਆਂ ਸਨ ਜਿਨ੍ਹਾਂ ਆਸਰੇ ਉਨ੍ਹਾਂ ਦੇ ਦਿਨ 
ਵਾਹਵਾ ਹੀ ਚੌਗੀ ਤਰ੍ਹਾਂ ਬੀਤ ਰਹੇ ਸਨ । ਉਨ੍ਹਾਂ ਲਈ ਕੱਖ-ਪੱਠਾ ਵੀ ਕਰਮੋ ਦੀ ਮਾਂ ਕਿਰਪੀ 
ਹ ਬਾਹਰੋ” ਲੈ ਕੇ ਆਟਿਆ ਕਰਦੀ ਸੀ । ਐਵੇ ਕੀ ਕਹਿਣਾ ਦਸਾਂ ਵੀਹਾਂ ਦਿਨਾਂ 'ਚ 
ਮਸਾਂ ਹੀ ਇਕ ਅੱਧ ਵਾਰ ਉਹ ਚਲਿਆ ਜਾਂਵੇ । ਹੋਰ ਤਾਂ ਹੋਰ ਆਥਣ ਸਵੇਰ ਦਾ ਦੁੱਧ 
ਪਾਉਣ ਵੀ ਅੱਡੇ “ਚ ਕਿਰਪੀ ਹੀ ਜਾਇਆ ਕਰਦੀ ਸੀ । ਕਿਰਪੀ ਉਸਨੂੰ ਜੁਆਨ ਹੋ ਰਹੀ 
ਧੀ ਦੇ ਵਾਸਤੇ ਪਾ ਪਾ ਸਮਝਾਉ'ਦੀ ਕਿ ਉਹ ਕੁਝ ਤਾਂ ਹੋਸ਼ ਕਰੇ ਪਰ ਉਹ ਨਸ਼ੇ 'ਚ ਗੁੱਟ 
ਹੋਇਆ ਕਦੇ ਕਦੇ ਕਿਰਪੀ ਦੇ ਵੀ ਧੌਲ-ਧੱਫਾ ਜੜ ਦਿਆ ਕਰਦਾ ਸੀ । 

ਅਮਰੂ ਦੀ ਜੈਲੋ ਹੌਲਦਾਰ ਨਾਲ ਵੀ ਕਾਫੀ ਉਠਣੀ ਬੈਠਣੀ ਸੀ । ਜ਼ੈਲਾ ਕਦੇ ਕਦੇ 
ਅਮਰੂ ਨਾਲ ਵੀ ਦਾਰੂ ਦੇ ਦੋ ਘੁੱਟ ਪੀ ਲਿਆ ਕਰਦਾ ਸੀ । ਕਦੇ,ਕਦੇ ਤਾਂ ਉਹ[ਪੀ ਕੇ 
ਅਮਰੂ ਦੇ ਨਾਲ ਉਨ੍ਹਾਂ ਦੀਆਂ ਕੁੱਲੀਆਂ ਵਲ ਨੂੰ ਹੀ ਤੁਰ ਪੈੱਦਾ ਸੀ । ਉਸ ਵੇਲੇ ਐਧਰ 
ਉਧਰ ਉਦਾਸੀ 'ਚ ਡੁੱਬੀਆਂ ਖੜ੍ਹੀਆਂ ਪੱਚੀ ਤੀਹ ਕੁੱਲੀਆਂ ਅਤੇ ਆਪੋ ਆਪਣੇ ਕੌਮੀ" ਧੰਦੀ' 
ਰੁੱਝੇ ਹੋਏ ਉਨ੍ਹਾਂ ਕੁੱਲੀਆਂ 'ਚ ਰਹਿੰਦੇ ਬਾਜੀਰਰ ਜਦੋਂ ਜ਼ੈਲੇਂ ਹੌਲਦਾਰ ਨੂੰ ਅਮਰੂ ਨਾਲ 
ਸਿਰਜਣਾ 37 


ਤੁਰਿਆ ਆਉਦਾ ਦੇਖਦੇ ਤਾਂ ਇਕ ਪਲ ਲਈ ਤਾਂ ਉਹ ਆਪੋ ਆਪਣੇ ਕੌਮ-ਧੰਦੇ ਛੱਡ ਕੇ 
ਉਨ੍ਹਾਂ ਵਲ ਹੀ ਦੇਖਣ ਲਗ ਪੈਦੇ । ਉਸ ਵੇਲੋਂ ਉਦਾਸੀ 'ਚ ਡੁੱਕੀਆਂ ਖੜ੍ਹੀਆ ਕੁੱਲੀਆਂ 
ਹੋਰ ਵੀ ਉਦਾਸ ਹੋ ਜਾਂਦੀਆਂ ਅਤੇ ਸਾਰੇ ਡਰੇ ਤੇ ਗੂਹੜੀ ਧੁੰਦ ਵਰਗੀ ਚੁੱਪ ਤਰਨ ਲਗ 
ਪੈਂਦੀ । ਫੇਰ ਕਿਸੇ ਕੁੱਤੇ ਦੇ ਭੌ'ਕਣ ਜਾਂ ਕਿਸੇ ਗਾਂ ਮੱਝ ਦੇ ਰੈਭਣ ਦੀ ਆਵਾਜ਼ ਹੀ ਏਸ 
ਚੁੱਪ ਨੂੰ ਤੋੜਦੀ ਸੀ । ਚੁੱਪ ਦੇ ਟੁੱਟਦਿਆਂ ਮਹੌਲ ਫਰ ਪਹਿਲਾਂ ਵਾਂਗ ਹੀ ਹੋ ਜਾਂਦਾ ਜਿਵੇ” 
ਇਨ੍ਹਾਂ ਪਲਾਂ 'ਚ ਕੁਝ ਹੋਇਆ ਹੀ ਨਾ ਹੋਵੇ । ਉਹ ਦੋਵੇ' ਉਨ੍ਹਾਂ ਵਲ ਸਰਸਰੀ ਜਿਹੀ ਨਜ਼ਰ 
ਸੁਟ ਕੇ ਅੱਗੇ ਲੰਘ ਜਾਂਦੇ । 

ਕੁੱਲੀ ਅੱਗੇ ਸੈਭਰੀ-ਸੋਵਾਰੀ ਥਾਵੇ ਡਹੇ ਪਏ ਮੰਜੇ ਤੇ ਬੈਠੇ ਉਹ ਕਾਫੀ ਗਈ ਰਾਤ 
ਤੱਕ ਵੀ ਪੀ'ਦੇ ਹੀ ਰਹਿੰਦੇ । ਉਹ ਵੇਲੇ ਅਮਰੂ ਨੂੰ ਲਗਦਾ ਜਿਵੇ" ਉਹਦਾ ਸਿਰ ਮਾਣ ਨਾਲ 
ਹੋਰ ਵੀ ਉੱਚਾ ਹੋ ਗਿਆ ਹੋਵੇ ਕਿਉਕਿ ਉਹਦੇ ਨਾਲ ਜ਼ੈਲੋ ਹੌਲਦਾਰ ਵਰਗਾ ਐਡਾ ਵੱਡਾ 
ਆਦਮੀ ਵੀ ਦਾਰੂ ਪੀਣੋ ਨਹੀ' ਝਿਜਕਦਾ ਅਤੇ ਫੋਰ ਉਨ੍ਹਾਂ ਦੀ ਕੁੱਲੀ 'ਚ ਆ ਕੇ । 

ਇਕ ਵਾਰ ਮੀਹਾਂ ਦੇ ਪਾਣੀਆਂ ਕਾਰਨ ਉਨ੍ਹਾਂ ਦੇ ਲਾਗ ਦੀ ਵਗਦੇ ਦਰਿਆ 'ਚ 
ਹੜ੍ਹ ਆ ਗਿਆ ਸੀ ਅਤੇ ਕੌਢ ਨਾਲ ਲਗਦੇ ਕਈ ਪਿੰਡ ਨਾਲ ਹੀ ਰੋੜ੍ਹ ਕੇ ਲੈ ਗਿਆਂ । 
ਉਨ੍ਹਾਂ ਦੀਆਂ ਕੁੱਲੀਆਂ ਵੀ ਏਸ ਮਾਰ ਤੋ“ ਨਾ ਬਚ ਸਕੀਆਂ । ਉਸ ਰਾਤ ਵੀ ਅਮਰੂ ਦਾਰੂ ਦਾ 
ਰੱਜਿਆ ਪਿਆਂ ਸੀ । ਕਿਰਪੀ ਨੇ ਉਸਨੂੰ ਬਥੇਰਾ ਹਿਲਹੂਣਿਆ ਪਰ ਉਹ ਆਪਣੀ ਪਹਿਲੀ 
ਆਦਤ ਅਨੁਸਾਰ ਹੀ ਲੰਮ' ਪਿਆ ਰਿਹਾ । ਦਰਿਆ ਦੇ ਪਾਣੀ ਦੀ ਪਹਿਲੀ ਛੱਲ ਨਾਲ ਹੀ 
ਡੇਰੇ ਦੀਆਂ ਸਾਰੀਆਂ ਕੁੱਲੀਆਂ ਦੋ ਪੈਰ ਉਖੜ ਗਏ ਸਨ । ਦਰਿਆ ਦਾ ਪਾਣੀ ਕ੍ਰੱਲੀਆਂ ਦੇ 
ਨਾਲ ਅਮਰੂ ਨੂੰ ਵੀ ਨਾਲ ਹੀ ਰੋੜ੍ਹ ਕੇ ਲੈ ਗਿਆ । ਕਿਰਪੀ ਨੇ ਬਥੇਰੀ ਕਾਵਾਂ-ਰੌਲੀ ਪਈ 
ਪਰ ਉਸ ਵੇਲ ਉਸ ਦੀ ਕੌਣ ਸੁਣਦਾ ਸੀ । ਸਭ ਨੂੰ ਆਪੋ ਆਪਣੀਆਂ ਜਾਨਾਂ ਬਚਾਉਣ 
ਦੀ ਪਈ ਹੋਈ ਸੀ । ਫੇਰ ਉਨ੍ਹਾਂ ਨੇ ਕਿੰਨੀਆਂ ਹੀ ਰਾਤਾਂ ਰੇਲ ਦੀ ਪਟੜੀ `ਤੇ ਜਾਗਦਿਆਂ 
ਕੱਟੀਆਂ ਸਨ । 

ਅਮਰੂ ਦੇ ਵਿਛੋੜੇ ਕਾਰਨ ਕਿਰਪੀ ਗ਼ਮ 'ਚ ਨਿੱਘਰਦੀ ਹ) ਚਲੀ ਗਈ । _ ਭਾਵੇ 
ਅਮਰੂ ਸਾਰਾ ਸਾਰਾ ਦਿਨ ਵਿਹਲਾ ਹੀ ਤੁਰਿਆ ਫਿਰਦਾ ਰਹਿੰਦਾ ਸੀ ਪਰ ਫੇਰ ਵੀ ਕਿਰਪੀ 
ਨੂੰ ਉਸਦਾ ਬੜਾ ਸਹਾਰਾ ਸੀ । ਉਹ ਪਹਿਲਾਂ ਨਾਲੋ" ਵੀ ਅੱਧੀ ਨਾ ਰਹੀ । ਹੁਣ ਉਨ੍ਹਾਂ 
ਕੋਲ ਸਿਰਫ਼ ਇਕੋ ਇਕ ਮੱਝ ਹੀ ਰਹਿ ਗਈ ਸੀ ਜੋ ਪਾਣੀਆਂ ਦੀ ਮਾਰ ਤੋ ਬਚੀ ਸੀ । ਉਸ 
ਦੇ ਆਸਰੇ ਹੀ ਉਹ ਮਾੜਾ ਮੋਟਾ ਗੁਜ਼ਾਰਾ ਕਰੀ ਜਾਂਦੀਆਂ ਸਨ । ਏਸ ਤੋਂ ਬਿਨਾਂ ਉਹ ਕਦ 
ਕਦੇ ਖੇਤਾਂ 'ਚ ਕਿਸੇ ਦਾ ਮਾੜ' ਮੋਟ' ਕੌਮ ਪੈਦਾ ਵੀ ਕਰਾਉਣ ਜਾਣ ਲਗ ਪਈਆਂ ਸਨ । 

ਕੁੱਕੜ ਪਹਿਲੀ ਵਾਂਗ ਦੇਣ ਵਾਲਾ ਹੀ ਸੀ ਪਰ ਕਰਮੋ ਅਜੇ ਤੱਕ ਵੀ ਸੋਚ ਦੇ ਡੁੰਘੇ 
ਸਮੁੰਦਰ 'ਚੋ ਨਿਕਲ ਨਹੀ ਸੀ ਸਕੀ । ਅੱਜ ਤੋ ਤਿੰਨ ਮਹੀਨੇ ਪਹਿਲਾਂ ਬੀਤ ਗਏ 
ਘਟਨਾ ਬਾਰੇ ਸੋਚ ਤਾਂ ਜਿਵ' ਉਹਦਾ ਤ੍ਰਾਹ ਹੀ ਨਿਕਲ ਗਿਆ ਹੋਵੇ । ਉਨ੍ਹਾਂ ਬਦਨਸੀਬ 
ਘੜੀਆਂ ਬਾਰੇ ਆਪਣੇ ਮਨ 'ਚ ਕਿਆਸ ਤਾਂ ਉਹ ਇਕ ਦਮ ਹੀ ਸਾਹ-ਸਤ ਹੀਣ ਜਿਹੀ 
ਹੋ ਗਈ । 

ਏਸ ਗੱਲ ਨੂੰ ਅੱਜ ਪੂਰੇ ਤਿੰਨ ਮਹੀਨੇ ਹੋ ਗਏ ਸਨ ਅਤੇ ਇਹਨਾਂ ਤਿੰਨਾਂ ਮਹੀਨਿਆਂ 
38 ਸਿਰਜਣਾ 


ਦਾ ਇਕ ਇਕ ਦਿਨ ਉਹ ਤਰਲੋਂ-ਮੱਛੀ ਹੁੰਦੀ ਰਹੀ ਸੀ । ਕਈ ਦਿਨ ਉਹ ਕਾੜੇ ਉਬਾਲ 
ਉਬਾਲ ਵੀ ਪੀ"ਦੀ ਰਹੀ । ਉਸ ਨੇ ਦੋ ਤਿੰਨ ਵਾਰ ਦੁੱਧ 'ਚ ਛੁਹਾਰੇ ਉਬਾਲ ਕੇ ਵੀ ਪੀਤੇ । 
ਏਹੋ ਜਿਹਾ ਕਿੰਨਾ ਕੁਝ ਹੀ ਕਰਦਿਆਂ ਉਸਨੂੰ ਤਿੰਨ ਮਹੀਨੇ ਬੀਤ ਗਏ ਪਰ ਅਜੇ ਤੱਕ ਵੀ 
ਕੌਈ ਫਰਕ ਨਹੀ" ਸੀ ਪਿਆ । ਵਧਦੇ ਜਾ ਰਹੇ ਦਿਨ ਉਹਦੇ ਹੱਡਾਂ ਦਾ ਖਾਓ ਬਣਦੇ ਜਾ 
ਰਹੇ ਸਨ । 

ਉਹਦੇ ਪਈ ਪਈ ਦੇ ਮਨ 'ਚ ਖਿਆਲ ਆਇਆ ਕਿ ਪਿੰਡ ਵਾਲੇ ਕੀ ਕਹਿਣਗੇ ? 
ਮਾਂ ਕੀ ਸੋਚੇਗੀ ਅਤੇ ਬਰਾਦਰੀ ਵਾਲਿਆਂ ਨੇ ਤਾਂ ਗੱਲ ਉੱ'ਈ' ਚੁੱਕ ਲੈਣੀ ਏ' । ਇਸ ਤਰ੍ਹਾਂ 
ਦੇ ਕਿੰਨੇ ਹੀ ਖਿਆਲ ਉਹਦੇ ਮਨ 'ਚ ਚੱਕਰ ਲਾ ਰਹੇ ਸਨ ਪਰ ਉਸਨੂੰ ਇਹਨਾਂ 'ਚੋਂ ਕਿਸੇ 
ਇਕ ਦਾ ਵੀ ਹੱਲ ਨਹੀਂ" ਸੀ ਲਭ ਰਿਹਾ । ਹੁਣ ਉਹ ਕਰੇ ਵੀ ਤਾਂ ਕੀ ਕਰੇ ? ਉਸਨੂੰ 
ਕੁਝ ਵੀ ਸਮਝ ਨਹੀ” ਸੀ ਆਉਦਾ । ਕਈ ਵਾਰ ਉਹਦੇ ਮਨ 'ਚ ਖਿਆਲ ਆਉਦਾ ਕਿ 
ਉਹ ਕਿਸੇ ਖੂਹ ਟੋਭੇ 'ਚ ਛਾਲ ਮਾਰ ਕੇ ਹੀ ਆਪਣੇ ਆਪ ਨੂੰ ਖਤਮ ਕਰ ਲਏ ਪਰ ਜਦੋਂ 
ਉਸਦਾ ਖਿਆਲ ਆਪਣੇ ਲਾਗੇ ਹੀ ਟੁੱਟੀ ਜਿਹੀ ਮੰਜੀ ਤੇ ਪਈ ਆਪਣੀ ਬੁੱਢੀ ਮਾਂ ਵਲ 
ਜਾਂਦਾ ਤਾਂ ਉਸਨੂੰ ਸੋਚਿਆ ਹੋਇਆ ਸਭ ਕੁਝ ਵਿਅਰਥ ਲਗਣ ਲਗ ਪੈਦਾ । ਕਰਮੋ 
ਤੋਂ ਬਿਨਾ ਉਸਦਾ ਕੋਈ ਹੋਰ ਸਹਾਰ' ਵੀ ਨਹੀ" ਸੀ ਜਿਸ ਦੇ ਆਸਰੇ ਉਹ ਉਸ ਨੂੰ ਕਿਧਰੇ 
ਛੱਡ ਕੇ ਚਲੀ ਜਾਂਦੀ ਪਰ ਏਥੇ ਰਿਹਾਂ ਵੀ ਉਸ ਨੂੰ ਘੱਟ ਨਮੋਸ਼ੀ ਨਹੀ” ਸੀ ਸਹਿਣੀ ਪੈਣੀ । 
ਸਾਰੀ ਉਮਰ ਲਈ ਉਸ ਨੇ ਆਪਣੇ ਆਪ 'ਤੇ ਝੂਰਦੇ ਰਹਿਣਾ ਸੀ । ਪਿੰਡ ਦੀ 'ਕੱਲੀ 'ਕੱਲੀ 
ਅੱਖ ਨੇ ਰਹਿੰਦੀ ਉਮਰ ਤੱਕ ਉਹਦੇ ਪਿੰਡੇ 'ਚ ਸੇਲ੍ਹਾ ਬਣਕੇ ਖੁੱਭਦੇ ਰਹਿਣਾ ਸੀ ਅਤੇ ਉਸ 
ਤੋ ਉਸ ਪਿੰਡ 'ਚ ਅੱਖਾਂ ਉਚੀਆਂ ਕਰਕੇ ਤੁਰਿਆ ਵੀ ਨਹੀ ਸੀ ਜਾ ਸਕਣਾ । 

ਕੁਝ ਪਲਾਂ 'ਚ ਹੀ ਉਹਦੇ ਜ਼ਿਹਨ 'ਚ ਕਿੰਨਾ ਕੁਝ ਹੀ ਉਥਲ-ਪੁਥਲ ਹੋ ਕੇ ਰਹਿ 
ਗਿਆ । ਉਸ ਵਲੋ ਉਸਨੂੰ ਆਪਣਾ ਆਪਾ ਨਿੱਘਰਦਾ ਨਿੱਘਰਦਾ ਜਾਪਿਆ ਸੀ । ਕੁਝ 
ਸੋਚ ਉਹ ਉਠ ਕੇ ਬੈਠ ਗਈ । ਕੁੱਲੀ ਅੰਦਰ ਪਈ ਇਕ ਇਕ ਚੀਜ਼ ਵਲ ਦੇਖਦਿਆਂ ਹੀ 
ਉਹਦਾ ਅੰਦਰ ਮੋਹ ਨਾਲ ਭਰਦਾ ਜਾ ਰਿਹਾ ਸੀ । ਉਹਦੀ ਆਪਣੀ ਮੰਜੀ ਦੇ ਲਾਗੇ ਹੀ 
ਟੁੱਟੀ ਜਿਹੀ ਮੰਜੀ ਤੇ ਉਹਦੀ ਬੁੱਢੀ ਹੋ ਗਈ ਮਾਂ ਪਾਟੀ ਜਿਹੀ ਗਧੋਲੀ ਵਛਾਈ ਪਈ ਸੀ । 
ਇਕ ਖੂੰਜੇ 'ਚ ਤਿੰਨ ਚਾਰ ਖਾਲੀ ਘੜੇ ਇਕ ਦੂਜੇ ਉਪਰ ਰੱਖੇ ਹੋਏ ਸਨ । ਉਨ੍ਹਾਂ ਦੇ ਲਾਗੇ 
ਹੀ ਪਏ ਸਿਲਵਰ ਦੇ ਦੋ ਤਿੰਨ ਚਿੱਬ-ਖੜਿੱਥੇ ਜਿਹੇ ਗਲਾਸ ਇਕ ਦੂਜੇ ਨੂੰ ਮੂੰਹ ਚਿੜਾਉ'ਦੇ 
ਲਗਦੇ ਸਨ । ਇਕ ਖੂੰਜੇ 'ਚ ਜਰ ਦਾ ਖਾਧਾ ਹੋਇਆ ਟਰੈਕ ਪਿਆ ਸੀ ਜਿਸਦੇ 
ਇਕ ਪਾਸਿਓ” ਦੀ ਉਲਰ ਕੇ ਦੇਖ ਰਹੀਆਂ ਕਿੰਨੇ ਹੀ ਰੰਗਾਂ ਦੀਆਂ ਟਾਕੀਆਂ ਜਿਹੀਆਂ 
ਬਾਹਰ ਆਉਣ ਲਈ ਹਾੜੇ ਕੱਢ ਰਹੀਆਂ ਲਗਦੀਆਂ ਸਨ । ਏਸ ਤੋਂ ਬਿਨਾ ਕਿੰਨਾ ਕੁਝ 
ਹੋਰ ਵੀ ਨਿੱਕਾ ਮੋਟਾ ਜਿਹਾ ਐਧਰ ਉਧਰ ਖਿਲਰਿਆ ਪਿਆ ਸੀ । ਕੁੱਲੀ ਅੰਦਰ ਪਈ ਇਕ 
ਇਕ ਚੀਜ਼ ਉਸਦੀ ਜਿੰਦਗੀ 'ਚ ਰਚ ਚੁੱਕੀ ਸੀ । ਇਹ ਸਭ ਕੁਝ ਉਹ ਕਿਵੇ ਛੱਡ ਸਕੇਗੀ? 
ਏਸ ਦੀ ਉਸਨੂੰ ਸਮਝ ਨਹੀ ਸੀ ਆ ਰਹੀ । 

ਕੁਝ ਸੋਚ ਉਹ ਸੈਭਲ ਕੇ ਜਿਹੇ ਉਠੀ ਅਤੇ ਪੋਲ ਪੋਲੇ ਕਦਮ ਪੁਟਦੀ ਆਪਣੀ ਮਾਂ 
ਦੇ ਸਰ੍ਹਾਣੇ ਜਾ ਖੜ੍ਹੇ । ਉਸਨੇ ਝੁਕ ਕੇ ਆਪਣੇ ਬੁਲ੍ਹ ਆਪਣੀ ਮਾਂ ਦੇ ਮੱਥੇ ਨਾਲ ਲਾਉਣੇ 
ਸਿਰਜਣਾ 39 


ਚਾਹੇ ਪਰ ਦੋ ਕੁ ਉੱ'ਗਲਾਂ ਦੀ ਵਿੱਥ ਰਹਿ ਜਾਣ 'ਤੇ ਉਹ ਫੋਰ ਉਥੇ ਹੀ ਰੁਕ ਗਈ ਤਾਂਕਿ 
ਮਾਂ ਨਾ ਜਾਗ ਉਠੇ । ਕੁਝ ਪਲ ਖੜ੍ਹੇ ਰਹਿਣ ਤੋ ਬਾਅਦ ਉਸਨੇ ਕੁੱਲੀ ਅੱਗੇ ਲੱਗਿਆ 
ਹੋਇਆ ਖਿੜਕ ਹੌਲੇ ਜਿਹੇ ਪਰ੍ਹਾਂ ਨੂੰ ਸਰਕਾਇਆ ਅਤੇ ਬਿਨਾ ਖੜਾਕ ਕੀਤਿਆਂ ਕੁੱਲੀ 'ਚੋ” 
ਬਾਹਰ ਨਿਕਲ ਆਈ । ਮੀ'ਹ ਰੁਕ ਚੁੱਕਿਆ ਸੀ ਪਰ ਤੇਜ਼ ਚਲਦੀ ਹਵਾ ਨਾਲ ਆਲਾ 
ਦੁਆਲਾ ਕਾਫ਼ੀ ਸਿੱਲ੍ਹਾ ਹੋ ਗਿਆ ਸੀ । ਜਦੋਂ” ਸਿੱਲ੍ਹੀ ਹਵਾ ਦਾ ਕੋਈ ਤੇਜ਼ ਬੁਲ੍ਹਾ ਉਹਦੇ 
ਚਿਹਰੇ ਨਾਲ ਆ ਟਕਰ'ਉਂ ਦਾ ਤਾਂ ਉਹਦੇ ਸਾਰ ਪਿੰਡੇ 'ਚ ਇਕ ਦਮ ਸੀਤ ਦੀ ਬਰੀਕ 
ਜਿਹੀ ਲਹਿਰ ਧੁਰ ਪੈਰਾਂ ਤੱਕ ਉਤਰਦੀ ਚਲ) ਜਾਂਦੀ । ਫੋਰ ਉਹ ਤੇਜ਼ ਤੇਜ਼ ਕਦਮ ਪੁੱਟਣ 
ਲਗ ਪਈ ਇਕ ਇਕ ਕਦਮ ਪੁੱਟਦਿਆਂ ਉਸਨੂੰ ਬੜੀ ਹੀ ਮੁਸ਼ਕਲ ਹੋ ਰਹੀ ਸੀ । ਥੋੜੀ 
ਜਿਹੀ ਦੂਰ ਪਹੂੰਚ ਕੇ ਉਸਨੇ ਪਿਛਾਂਹ ਨੂੰ ਮੁੜ ਕੇ ਦੇਖਿਆ । ਕੁੱਲੀਆਂ ਫਿੱਕੀ ਨੀਲੀ ਧੁੰਦ 
'ਚ ਲਿਪਟੀਆਂ ਖੜ੍ਹੀਆਂ ਸਨ । ਦਰਿਆ ਦੋ ਉਰਲੋ ਪਾਸੇ ਦੂਰ ਤੱਕ ਚਲੀਆਂ ਗਈਆਂ 
ਅਸਮਾਨ ਛੂਹਟੀਆਂ ਟੀਸੀਆਂ ਵਾਲੋਂ ਸਫ਼ੋਦਿਆਂ ਦੇ ਬਿਰਛਾਂ ਦੀਆਂ ਕਤਾਰਾਂ ਉਹਦ ਆਪਣੇ 
ਵਾਂਗ ਹੀ ਉਦਾਸ ਉਦਾਸ ਖੜੀਆਂ ਸਨ । ਦਰਿਆ ਪਰਲੋ ਪਾਸੇ ਦੂਰ ਤੱਕ ਕਾਲਾ ਕਾਲਾਂ 
ਅਕਾਸ਼ ਪਸਰਿਆ ਪਿਆਂ ਸੀ ਜਿਸਦੀ ਹਿੱਕ ਤੇ ਅਜੇ ਵੀ ਕਿੰਨੇ ਹੀ ਪਾਟੇ ਹੋਏ ਬੱਦਲਾਂ ਦੇ 
ਝੁੰਡ ਲਹਿੰਦੇ ਵਲ ਨੂੰ ਭੱਜੇ ਜਾ ਰਹੇ ਸਨ । ਉਸਨੂੰ ਖੜ੍ਹੀ ਖੜ੍ਹ) ਨੂੰ ਲਗਿਆ ਜਿਵ' ਉਹ 
ਆਪਣੇ ਪਿੰਡੇ ਨਾਲੋ“ ਕੋਈ ਅੰਗ ਵੱਢ ਕੇ ਕਿਤੇ ਪਿਛਾਂਹ ਹੀ ਸੁੱਟ ਆਈ ਹੋਵ । 

ਉਸ ਵੇਲੇ ਉਸ ਦੀਆਂ ਅੱਖਾਂ ਅੱਗੇ ਉਸ ਦਿਨ ਦੀਆਂ ਉਹ ਬਦਨਸੀਬ ਘੜੀਆਂ 
ਆ ਖੜ੍ਹੀਆਂ ਜਿੰਨ੍ਹਾ ਕਾਰਨ ਉਸ ਨੂੰ ਏਹ ਸਭ ਕੁਝ ਛੱਡਣਾ ਪੈ ਰਿਹਾ ਸੀ । ਉਸ ਦਿਨ ਵੀ 
ਉਹ ਆਪਣੀ ਮਾਂ ਨਾਲ ਹਰ ਰੋਜ਼ ਦੀ ਤਰ੍ਹਾਂ ਹਾੜੀ ਵੱਢਣ ਗਈ ਹੋਈ ਸੀ । ਆਖਰ ਘਰ ਦਾ 
ਤੋਰਾ ਤਾਂ ਕਿਵੇ' ਨਾ ਕਿਵੇ ਤੋਰਨਾ ਹੀ ਸੀ । ਸਾਰੇ ਵਢਾਵਿਆਂ 'ਚ ਕਰਮੋ ਦੀ ਹੀ ਚਰਚਾ 
ਚਲ ਰਹੀ ਸੀ । ਧੁੱਪ ਦੇ ਸੇਕ ਨਾਲ ਲਾਲ ਸੂਹਾ ਹੋਏ ਕਰਮੋ ਦੇ ਚਿਹਰ ਵਲ ਦੇਖ ਕੋਈ 
ਹੌਲੇ ਜਿਹ ਕਿਸੇ ਦੂਜੇ ਦੇ ਕੈਨ 'ਚ ਕੁੱਝ ਕਹਿੰਦਾ ਅਤੇ ਨਾਲ ਹੀ ਹਾਸੇ ਦ' ਝੱਖੜ ਸਾਰੇ 
ਕਿਆਰੇ 'ਚ ਝੁੱਲ ਜਾਂਦਾ । ਏਹ ਬੋਲ ਸੁਣਦਿਆਂ ਕਟਮੋ ਇਕ ਦੋ ਪਲ ਘੂਰਦੀਅ' ਅੱਤਾਂ 
ਨਾਲ਼ ਬੋਲਣ ਵਾਲੇ ਵਲ ਦੇਖਦੀ ਪਰ ਮਨ 'ਚ 'ਚਲ ਹਊ' ਆਖ ਆਪਣਾ ਗੁੱਸਾ ਫੇਰ 
ਠੰਢਾ ਕਰ ਲੈ'ਦੀ । ਫੇਰ ਕੁੱਝ ਸਮਾਂ ਸਭ ਦੀਆਂ ਦਾਤੀਆਂ ਦੀ 'ਕਚਰ' 'ਕਚਰ' ਦੀ 
ਆਵਾਜ਼ ਤੋਂ ਬਿਨਾਂ ਕੁਝ ਵੀ ਸੁਣਾਈ ਨਾ ਦਿੰਦਾ ਪਰ ਕਿਆਰ' ਸਿਰੇ ਲਗਦਿਆਂ ਹੀ ਕਿਸੇ 
ਨਾ ਕਿਸੇ ਦੀ ਤਿਲਕਾਰੀ ਫੇਰ ਕਰਮੋ ਦਾ ਅੰਦਰ ਚੀਰ ਜਾਂਦ। । ਉਹ ਸਭ ਕੁੱਝ ਜਾਣਦੀ 
ਸੀ ਕਿ ਇਹ ਕਿਲਕਾਰੀਆਂ ਉਸ ਨੂੰ ਦੇਖ ਦੇਖ ਮਾਰ ਰਹੇ ਨੇ ਪਰ ਉਹ ਫੋਰ ਵੀ ਆਪਣੇ 
ਆਹਰੇ ਲੱਗੀ ਰਹਿੰਦੀ । ਏਸ ਤੋ ਬਿਨਾਂ ਉਹ ਹੋਰ ਕਰ ਵੀ ਕੀ ਸਕਦੀ ਸੀ ? ਉਸਦੀ 
ਮਾਂ ਉਸਨੂੰ ਵਾਰ ਵਾਰ ਸਮਝਾਉ”ਦੀ, 'ਧੀਏ, ਤੇਰਾ ਕੁਸ ਨੀ ਘਸਦਾ । ਮੂੰਹ ਦੀ ਭਕਾਈਆਂ 
ਕਰੀ ਜਾਣ ਦੇ । ਆਪਾਂ ਨੂੰ ਕੀ ਆ ? ਆਹ ਚਾਰ ਦਿਨ ਕੰਮ ਦੇ ਨੇ ਹੋਰ ਨੀ ਮਣ-ਧੌਣ 
ਢਾਣੇ ਹੀ ਹੋ ਜਾਣਗੇ । ਚਾਰ ਦਿਨ ਘਰੇ ਬੈਠ ਕੇ ਤਾਂ ਖਾਂ ਲਾਂ ਗੇ।' ਮਾਂ ਦਾ ਤਰਲਾ ਸੁਣ- 
ਦਿਆਂ ਤਾਂ ਕਰਮੋ ਦਾ ਅੰਦਰ ਉਈ' ਮੱਚ ਉਠਦਾ । 

ਮਲਮਲ ਦਾ ਕਲੀਆਂ ਵਾਲਾ ਕੁੜਤਾ ਅਤੇ ਚਿੱਟੇ ਲਠੇ ਦਾ ਨੀਲ ਦਿੱਤਾ ਹੋਇਆ 
40 ਸਿਰਜਣਾ 


ਆ 


ਚਾਦਰਾ ਬੈਨ੍ਹੀਂ ਖਾਲ ਦੀ ਪਰਲੀ ਵੱਟ 'ਤੇ ਖੜ੍ਹੇ ਜ਼ੈਲੋਂ ਹੌਲਦਾਰ ਦੀਆਂ ਤਿੱਖੀਆਂ ਨਜ਼ਰਾਂ 
ਕੱਲੋ ਕੱਲੇ ਵਢਾਵੇ ਦੀ ਚਲਦੀ ਦਾਤੀ ਨੂੰ ਝੜੇ ਹੀ ਗਹੁ ਨਾਲ ਦੇਖ ਰਹੀਆਂ ਸਨ । ਜਦਾ 
ਉਸ ਦੀਆਂ ਅੱਖਾਂ ਘੁੰਮਦੀਆਂ ਘੁੰਮਦੀਆਂ ਤੀਵੀਆਂ ਵਾਲੇ ਕਿਆਰੇ 'ਚ ਆਉਂਦੀਆਂ ਤਾਂ ਕੁਝ 
ਪਲਾਂ ਲਈ ਉਹ ਉਥੇ ਹੀ ਅਟਕ ਜਾਂਦੀਆਂ । ਫੇਰ ਉਸ ਦੀ ਬਿਰਤੀ ਉਥੇ ਹੀ ਜੇਮ ਕੇ ਰਹਿ 
ਜਾਂਦੀ । ਉਸ ਦੀਆਂ ਖਚਰੀਆਂ ਅੱਖਾਂ ਦਾਤੀ ਚਲਾਉਣ ਵੇਲੇ ਤੀਵੀਆਂ ਦੀਆਂ ਹਿੱਲਦੀਆਂ 
ਛਾਤੀਆਂ 'ਚ ਹੀ ਉਲਝ ਕੇ ਰਹਿ ਜਾਂਦੀਆਂ । ਫੇਰ ਤਾਂ ਉਸ ਦੀ ਬਿਰਤੀ ਉਦੋਂ" ਹੀ ਟੁੱਟਦੀ 
ਸੀ ਜਦ ਕਿਸੇ ਵਢਾਵੇ ਦੀ ਕਿਲਕਾਰੀ ਜਾਂ ਕਿਸੇ ਦੇ ਸੰਘ ਨਿਕਲੀ ਕਿਸੇ ਗੀਤ ਦੀ ਤਿੱਖੀ 
ਜਿਹੀ ਹੇਕ ਉਹਦੇ ਕੋਨਾਂ ਨਾਲ ਆ ਟਕਰਾਉ'ਦੀ । 

ਜਦੋਂ“ ਕਿਸੇ ਤੀਵੀ' ਦੀਆਂ ਨਜ਼ਰਾਂ ਉਹਦੇ ਨਾਲ ਮਿਲਦੀਆਂ ਤਾਂ ਇਕ ਦਮ ਹੀ 
ਡਰ ਦੀ ਇਕ ਨਰਮ ਜਿਹੀ ਲਹਿਰ ਦੇਖਣ ਵਾਲੀ ਦੇ ਸਾਰੇ ਪਿੰਡੇ 'ਚ ਫਿਰ ਜਾਂਦੀ ਅਤੇ ਉਸ 
ਦੀਆਂ ਅੱਖਾਂ ਅੱਗੇ ਪਿਛਲੇ ਦੋ ਤਿੰਨਾਂ ਸਾਲਾਂ 'ਚ ਵਾਪਰੀ ਇਕ ਇਕ ਘਟਨਾ ਆ ਖੜ੍ਹਦੀ 
ਜਿਸ ਬਾਰੇ ਪਿੰਡ ਦਾ 'ਕੱਲਾ 'ਕੱਲਾ ਬੈਦਾ ਸਭ ਕੁਝ ਜਾਣਦਾ ਹੋਇਆ ਵੀ ਕੁਝ ਨਹੀਂ ਸੀ 
ਕਹਿ ਸਕਦਾ । ਫੋਰ ਤਾਂ ਉਸ ਤੀਵੀ' ਦਾ ਉਸ ਵਲ ਦੇਖਣ ਨੂੰ ਉਈ” ਜੇਰ' ਨਹੀ" ਸੀ 
ਪੈਂਦਾ । ਲਾਲ ਲਾਲ ਡੋਰਿਆਂ ਵਾਲੀਆਂ ਅੱਖਾਂ ਤੋ ਉਨ੍ਹਾਂ ਨੂੰ ਬੜਾ ਹੀ ਡਰ ਲਗਣ ਲਗ 
ਪੈਦਾ । 

ਥੱਬੇ ਲਾਉ' ਦਿਆਂ ਲਾਉ'ਦਿਆਂ ਦਿਨ ਛਿਪ ਗਿਆ ਅਤੇ ਆਲੇ ਦੁਆਲੇ ਪਸਰਦੇ ਜਾ 
ਰਹੇ ਹਲਕੇ ਹਲਕੇ ਹਨੇਰੇ ਕਾਰਨ ਖੱਤਿਆਂ 'ਚ ਖੜ੍ਹੇ ਦਰਖਤਾਂ ਦੇ ਪਿੰਡੇ ਉਸ 'ਚ ਗੁਆਚਦੇ 
ਜਾ ਰਹੇ ਸਨ । ਕਰਮੌ ਨੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੀ ਮਾਂ ਨੂੰ ਪਹਿਲਾਂ ਹੀ ਘਰੇ 
ਭੋਜ ਦਿੱਤਾ ਸੀ ਤਾਂ ਕਿ ਉਹ ਸਾਝਰੇ ਸਾਝਰੇ ਜਾ ਕੇ ਰੋਟੀ ਪਾਣੀ ਦਾ ਕੌਮ ਨਿਬੇੜ ਲਏ । 
ਕਮ ਵਾਹਵਾ ਹੀ ਹਨੇਰਾ ਪਏ ਤੋ ਮੁੱਕਿਆ ਸੀ । ਕਰਮੋਂ ਕੋਲ ਦੋ ਦਿਨਾਂ ਦਾ ਲਾਂਗਾ ਸੀ 
ਅਤੇ ਭਰੀ ਵਾਹਵਾ ਹੀ ਨਰੋਈ ਬਣ ਗਈ । ਪਰ ਕਾਹਲੀ ਕਾਹਲੀ 'ਚ ਉਸ ਤੋ" ਚੰਗੀ 
ਤਰ੍ਹਾਂ ਬੈਨ੍ਹਾਈ ਨਹੀ” ਸੀ ਜਾ ਸਕੀ । ਸਾਰੇ ਦਿਨ ਦੇ ਕੰਮ ਨਾਲ ਭੰਨੀ ਹੋਈ ਦੇਹ ਅਤੇ ਮਣ 
ਡੋਢ ਮਣ ਦੀ ਭਰੀ ਜਿਸ ਦੇ ਭਾਰ ਨਾਲ ਕਰਮੋ ਦੀ ਪਤਲੀ ਜਿਹੀ ਗਰਦਨ ਕਦੇ ਕਦੇ ਤਾਂ 
ਟੁੱਟਣ ਵਰਗੀ ਹੀ ਹੋ ਜਾਂਦੀ । ਪਰ ਉਹ ਫੇਰ ਵੀ ਕਸੀਸ ਜਿਹੀ ਵੱਟ ਲੰਬੇ ਲੰਬੇ ਕਦਮ 
ਪੁੱਟਦੀ ਤੁਰੀ ਹੀ ਜਾਂ ਰਹੀ ਸੀ । ਉਹ ਅਜੇ ਕੁਝ ਹੀ ਦੂਰ ਗਈ ਹੋਣੀ ਏ" ਕਿ ਹਿਚਕੋਲੇ 
ਖਾ ਖਾਂ ਕੇ ਉਸ ਦੀ ਭਰੀ ਦਾ ਰੱਸਾ ਸਰਕਦਾ ਸਰਕਦਾ ਢਿੱਲਾ ਜਿਹ' ਹੋ ਗਿਆ । ਕਰਮੋ 
ਨੂੰ ਲੱ ਗਿਆ ਜਿਵੇ ਭਰੀ ਹੁਣੇ ਹੀ ਖੁਲ੍ਹ ਕੇ ਉਸ ਦੇ ਗਲ 'ਚ ਪੈ ਜਾਏਗੀ ਅਤੇ ਸਾਰ ਲਾਂਗਾ 
ਤੀਲਾ ਤੀਲਾ ਹੋ ਖਿੰਡ ਜਾਏਗਾ । ਭਰੀ ਖੁਲ੍ਹ ਜਾਣ ਦੇ ਡਰੋ ਉਸਨੇ ਅੱਕੀ ਜਿਹੀ ਨੇ ਭਰੀ 
ਡੰਡੀ ਤੋ ਜ਼ਰਾ ਕੁ ਪਰ੍ਹਾਂ ਨੂੰ ਵਗਾਹ ਮਾਰੀ । ਭਰੀ 'ਡਗਦਿਆਂ ਹੀ ਉਸਦੇ ਸਿਰ ਚੋ" ਤੱਤੀ 
ਤਤੀ ਭਾਫ਼ ਜਿਹੀ ਨਿਕਲੀ । ਉਸਨੇ ਖੜੀ ਖੜ੍ਹੀ ਨੇ ਦੋ ਤਿੰਨ ਵਾਰ ਥੱਕੀ ਹੋਈ ਗਰਦਨ ਨੂੰ 
ਐਧਰ ਉਧਰ ਝਟਕੇ ਜਿਹੇ ਦੇ ਕੇ ਹਿਲਾਇਆ ਤਾੰ ਉਸਨੂੰ ਅਰਾਮ ਜਿਹਾ ਆਉਦਾ ਜਪਿਆ । 

ਦੋ ਕੁ ਪਲ ਖੜ੍ਹੇ ਰਹਿਣ ਤੋ“ ਬਾਅਦ ਉਹ ਕਿਜੇ ਆਉਂਦੇ ਜਾਂਦੇ ਨੂੰ ਭਰੀ ਚੁਕਾਉਣ 
ਲਈ ਉਡੀਕਣ ਲੱਗੀ ਪਰ ਜਿਹੜਾ ਵੀ ਉਸਦੇ ਲਾਗੇ ਦੀ ਲੰਘਦਾ ਸੀ ਉਸੇ ਦੇ ਸਿਰ `ਤੇ 
ਸਿਰਜਣਾ ਹੀ 


ਰਾਜਿੰਦ 
ਇਕ ਬੇਨਾਮ ਕਵਿਤਾ 
ਬਹੁਤ ਸਾਰੀਆਂ ਇਛਾਵਾਂ ਨੂੰ ਫਲ ਸਮਝਕੇ 
ਰਸਤੇ ਦੇ ਕਿਸੇ ਮੋੜ 'ਤੇ 
ਨਦੀ ਤੋ" ਤੋੜਨਾ, ਸਵਰਗ ਦੇ ਸੁਪਨੇਮਈ ਚੁੰਮਣਾਂ ਦੀ ਵਰਖਾ ਕਰਦਾ 
ਫਿਰ ਕਾਲੇ ਜੰਗਲ ਦੀ ਬੁੱਢੀ ਘਾਹ ਦੇ ਤਰਲ ਪਿੰਡੇ 'ਤੇ 
ਵਿਛਾ ਦੇਵਾਂ ਤਾਂ ਕਿੰਨਾ ਚੰਗਾ ਹੈ -- 


ਮੈ ਕਿਤੇ ਕੁਝ ਚਿਰ ਜੀਉਣ ਜਾਣਾ ਹੈ 
ਤੇ ਜਾਂ ਫਿਰ ਗਲੋਂ ਵਿਚ ਲਟਕੀ ਮੌਤ ਨੂੰ 
ਅੱਖ ਵਿਚ ਅਕੇ ਹੰਝੂ ਦੀ ਤਰ੍ਹਾਂ ਸੁੱਟਣਾ ਹੈ ਕੁਝ ਦੇਰ ਲਈ 


ਗੱਲ ਕਿਉਕਿ ਕੁਝ ਦੇਰ ਜੀਉਣ ਨਾਲ ਤੁਅੱਲਕ ਰਖਦੀ ਹੈ 
ਇਸ ਲਈ ਹੋ ਸਕਦਾ ਹੈ ਮੈ" 'ਸਵਾਰਥ' ਲਫ਼ਜ਼ ਨੂੰ 

ਸੱਜੇ ਹੱਥ ਦੀ ਚੀਚੀ ਉੱਗਲ 'ਤੇ ਬੰਨ੍ਹ ਲਵਾਂ 

ਤੇ ਇਹ ਵੀ ਹੋ ਸਕਦਾ ਹੈ, ਹੋਸ਼ ਆਉਣ 'ਤੇ ਮੈ” 

ਸਣੇ ਚੀਚੀ ਉੱਗਲ ਦੇ ਉਸ ਲਫ਼ਜ਼ ਨੂੰ 'ਸਵਾਲ' ਬਣਾ ਦਿਆਂ 


ਮੈ ਕਿਤੇ ਵੀ ਕੁਝ ਦੇਰ ਲਈ 

ਖੜਾ ਹੋਣ ਲਈ ਰਜ਼ਾਮੰਦ ਨਹੀ ਹੋ ਸਕਦਾ 

ਕਿਉ'ਕਿ ਮੈ ਇਕ ਲਗਾਤਾਰ ਪ੍ਰਸ਼ਨ ਦੀ ਜਲ ਰਹੀ ਅੱਗ ਹਾਂ 

ਹਵਾ ਵਿਚ ਸਵਾਏ ਇਕ ਵਹਿਸ਼ੀਆਨਾ ਕਹਿਕਹੇ ਦੇ 

ਮੋਰਾ ਹੋਰ ਕੁਝ ਵੀ ਨਹੀ' 

ਤੇ ਜਾਂ ਫਿਰ ਇਕ ਯੁੱਧ ਹੈ 

ਪੇਟ ਦੇ ਅੰਦਰ ਰੋਜ਼ ਤੇਜ਼ ਹੁੰਦੀ ਭੁੱਖ ਦਾ 

ਤੇ ਪੇਟ ਦੇ ਬਾਹਰ ਧੂੰਏ' ਦਾ ਆਪਣੀਆਂ ਹੀ ਲਕੀਰਾਂ ਨਾਲ-- 

ਮੋੱ' ਜਦ ਵੀ ਕਣਕ ਦਾ ਗੀਤ ਸੁਣਦਾ ਹਾਂ 

ਤਾਂ ਨਦੀ ਵਲ ਨੱਠ ਪੈਦਾ ਹਾਂ ਬੇਤਹਾਸ਼ਾ 

ਗੱਲ ਕਿਉਕਿ ਜੀਉਣ ਨਾਲ ਤੁਅੱਲਕ ਰਖਦੀ ਹੈ 

ਇਸ ਲਈ ਹੋ ਸਕਦਾ ਹੈ, ਮੈ" ਪੇਟ ਵਿਚ ਲਟਕੀ ਭੁੱਖ ਨੂੰ 

ਅੱਖ ਵਿਚ ਅਟਕੇ ਹੰਝੂ ਦੀ ਤਰ੍ਹਾਂ ਸੁੱਟ ਆਵਾਂ ਕੁਝ ਦੇਰ ਲਏ) 

ਨਦੀ ਦੇ ਕੌਢੇ 'ਤੇ 

ਜਾਂ ਰਸਤੇ ਦੇ ਕਿਸੇ ਵੀ ਇਕ ਮੋੜ 'ਤੇ 

ਖੜੇ ਰੁੱਖ ਦੀ ਟਾਹਣ ਤੇ ਰੱਖ ਆਵਾਂ, ਕੁਝ ਦੇਰ ਲਈ-- 69 
[ਐਲ-50, ਸਰੋਜਨੀ ਨਗਰ, ਨਵੀਂ' ਦਿੱਲੀ-1 10023] 


ਓਮ ਪ੍ਰਕਾਸ਼ ਗਰੇਵਾਲ 
ਰਚਨਾ ਦਾ ਕਲਾਤਮਕ ਤੇ ਗਿਆਨਾਤਮਕ ਮੁੱਲ 


ਰਚਨਾ ਦੇ ਕਲਾਤਮਕ ਤੇ ਗਿਆਨਾਤਮਕ ਮੁੱਲਾਂ ਦੇ ਸੋਯੋਜਨ ਦੀ ਸਮਕਾਲੀ ਭੂਮਿਕਾ 
ਤੇ ਸੰਭਾਵਨਾਵਾਂ ਦੇ ਪ੍ਰਸ਼ਨ ਉਤੇ ਵਿਚਾਰ ਕਰਨ ਸਮੇ ਸਭ ਤੋ ਪਹਿਲਾਂ ਸਾਨੂੰ ਇਹ ਯਾਦ 
ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਰਚਨਾ ਦੇ ਕਲਾਤਮਕ ਤੇ ਗਿਆਨਾਤਮਕ ਪੱਖਾਂ ਨੂੰ ਇਕ 
ਦੂਜੇ ਦੇ ਵਿਰੋਧ ਵਿਚ ਖੜਾ ਕਰਨਾ ਸਾਡੇ ਸਾਹਿਤ ਸੰਬੈਧੀ ਚਿੰਤਨ ਵਿਚ ਭਾਵਵਾਦੀ 
ਸੈਸਕਾਰਾਂ ਦੇ ਬਣੇ ਰਹਿਣ ਦਾ ਸੂਚਕ ਹੈ । ਪ੍ਰਗਤਿਵਾਦੀ ਸਾਹਿਤ ਧਾਰਾਂ ਤੋ ਆਮ ਪਾਠਕਾਂ 
ਨੂੰ ਵਿਮੁਖ ਕਰਨ ਅਤੇ ਸਾਹਿਤਕਾਰਾਂ ਦੇ ਮਨ ਵਿਚ ਭੁਲੋਖੇ ਪੈਦਾ ਕਰਨ ਲਈ ਹੀ ਕਥਿਤ 
ਆਧੁਨਿਕਤਾਵਾਦੀਆਂ ਨੇ ਇਸ ਧਾਰਨਾ ਦਾ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਆਰੈਭ ਕੀਤਾ 
ਕਿ ਪ੍ਰਗਤਿਵਾਦੀ ਰਚਨਾਵਾਂ ਦਾ ਗਿਆਨਾਤਮਕ ਪੱਖ ਭਾਵੇ' ਕਿੰਨਾ ਹੀ ਸ਼ਕਤੀਵਰ ਹੋਵੇ, 
ਕਲਾ ਦੀ ਦਿਸ਼ਟੀ ਤੋ" ਉਹ ਅਕਸਰ ਕਮਜ਼ੋਰ ਰਹਿ ਜਾਂਦੀਆਂ ਹਨ ਕਿਉਕਿ ਉਥੇ ਰਚਨਾ=- 
ਕਾਰ ਦਾ ਸਿਧਾਂਤਕ ਪੱਖਪਾਤ ਤੇ ਸਮਾਜਕ-ਰਾਜਨੀਤਕ ਫਰਜ਼ ਲੌੜ ਤੋੱ` ਵਧ ਛਾਏ ਰਹਿਦੇ 
ਹਨ । ਇਹਨਾਂ ਚਿੰਤਕਾਂ ਅਨੁਸਾਰ ਕਿਸੇ ਰਚਨਾ ਦਾ ਕਲ'ਤਮਕ ਮੁੱਲ ਉਸਦੇ ਗਿਆਨਾਤਮਕ 
ਮੁੱਲ ਤੋ ਬਿਲਕੁੱਲ ਵੱਖ ਹੁੰਦਾ ਹੈ ; ਜੋ ਅਸੀਂ ਰਚਨਾ ਦੇ ` ਕਲਾਤਮਕ ਮੁੱਲ ਨੂੰ ਉਸਦੇ 
ਗਿਆਨਾਤਮਕ ਮੁੱਲ ਉਤੇ ਆਧਾਰਿਤ ਮੰਨੀਏ” ਤਾਂ ਫਿਰ ਧਰਮ ਗ੍ਰੰਥ ਅਤੇ ਆਚਾਰ 
ਸੈਹਿਤਾਵਾਂ, ਸਮਾਜ ਵਿਗਿਆਨ ਦੇ ਸ਼ੋਂਧ ਗ੍ਰੰਥ ਅਥਵਾ ਵਿਭਿੰਨ ਰਾਜਨੀਤਕ ਦਲਾਂ ਦੇ ਘੋਸ਼ਨਾ 
ਪੱਤਰ 'ਸ਼ੁਧ' ਸਾਹਿਤਕ ਰਚਨਾਵਾਂ ਤੋ" ਕਿਤੇ ਜ਼ਿਆਦਾ ਮਹੱਤਵਪੂਰਨ ਜਾਪਣਗੇ । ਇਹਨਾਂ 
ਚਿੰਤਕਾਂ ਦੀ ਰਇ ਵਿਚ ਕਿਸੇ ਰਚਨਾ ਦਾ ਕਲਾਤਮਕ ਮੁੱਲ ਇਸ ਗੱਲ ਨਾਲ ਨਿਰਧ'ਰਿਤ 
ਨਹੀ' ਹੁੰਦਾ ਕਿ ਉਸ ਵਿਚ ਕੀ ਕੁਝ ਕਿਹਾ ਜ' ਰਿਹਾ ਹੈ ਅਥਵਾ ਆਲੋਂ ਦੁਆਲੇ ਦੇ ਜੀਵਨ 
ਬਾਰੇ ਸਾਨੂੰ ਕਿੰਨੇ ਤੱਥਾਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ, ਸਗੋ ਅਸੀ" ਵੇਖਣਾ ਇਹ 
ਹੁੰਦਾ ਹੈ ਕਿ ਰਚਨਾਕਾਰ ਨੇ ਆਪਣੀ ਸੈਵੇਦਨਾ ਉਤੇ ਬਾਹਰੀ ਜੀਵਨ ਤੋਂ' ਪੈਣ ਵਾਲੀ ਸੱਟ 
ਨੂੰ ਕਿੰਨੀ ਪ੍ਰਮਾਣਿਕਤਾ ਨਾਲ ਸ਼ਬਦਬਧ ਕੀਤਾ ਹੈ । ਕਲਾਤਮਕ ਦ੍ਰਿਸ਼ਟੀ ਤੋਂ' ਸ੍ਰੇਸ਼ਟ 
ਰਚਨਾ ਅਸੀ" ਉਸਨੂੰ ਕਹਾਂਗੇ ਜਿਥੇ ਰਚਨਾਕਾਰ ਆਪਣੇ 'ਭੋਂਗੇ ਹੋਏ ਯਥਾਤਥ” ਨੂੰ ਬਿਨਾਂ 
ਕਿਸੇ ਰੁਕਾਵਟ ਦੇ ਪਾਠਕ ਤਕ ਪੁਚਾਉ'ਦਾ ਹੈ । ਜੇ ਰਚਨਾਕਾਰ ਨਿਰੋਲ ਜਾਣਕਾਰੀ ਅਥਵਾ 
ਅੰਕੜਿਆਂ ਦਾ ਸਹਾਰਾ ਲੈਣ ਲਗਦਾ ਹੈ ਤਾਂ ਇਸਦਾ ਸਿੱਧਾ ਮਤਲਬ ਇਨ੍ਹਾਂ ਚਿੰਤਕਾਂ 
ਦੀਆਂ ਨਜ਼ਰਾਂ ਵਿਚ ਇਹ ਹੋਵੇਗਾ ਕਿ ਜਾਂ ਤਾਂ ਉਸ ਕੌਲ ਕਿਸੇ ਜੀਵਨ ਅਨੁਭਵ ਦਾ 
ਆਧਾਰ ਨਹੀ” ਹੈ ਜਾਂ ਫਿਰ ਉਸਨੂੰ ਆਪਣੇ ਅਨੁਭਵ ਦੀ ਸਚ'ਈ ਵਿਚ ਵਿਸ਼ਵਾਸ਼ ਨਹੀ” 
ਹੈ । ਇਸ ਮੱਤ ਅਨੁਸਾਰ ਵਾਸਤਵ ਵਿਚ ਇਕ ਸ਼ੁੱਧ ਸਾਹਿਤਕ ਰਚਨਾ ਵਿਚ ਕੋਈ ਜਾਣ- 
ਕਾਰੀ ਦੀ ਮਾਤਰਾ ਨ' ਹੋਣ ਦੇ ਬਰਾਬਰ ਹੋਣੀ ਚਾਹੀਦੀ ਹੈ ਅਤੇ ਉਸਦੀ ਕਲਾਤਮਕਤਾ 
ਉਸ ਅਨੁਭਵ ਦੀ ੜ੍ਰਘਾਈ ਅਤੇ ਜੀਵੇਤਤਾ ਅਨੁਸਾਰ ਆਂਕੀ ਜਾਣੀ ਚਾਹੀਦੀ ਹੈ ਜਿਸ 
ਸਿਰਜਣਾ 45 


ਵਿਚ ਸਿਰਜਕ ਸਾਨੂੰ ਸ਼ਬਦਾਂ ਦੇ ਮਾਧਿਅਮ ਰਾਹੀ ਭਾਈਵਾਲ ਬਣਾਉਣਾ ਚਾਹੁੰਦਾ ਹੈ । 
ਰਚਨਾ ਦੇ ਕਲਾਤਾਮਕ ਤੇ ਗਿਆਨਾਤਮਕ ਮੁੱਲ ਦੇ ਅਲਗਾਉ ਅਤੇ ਅੰਤਰ ਵਿਰੌਧ ਦੇ ਇਸ 
ਪਿੱਛੇ ਖਿੱਚੂ ਸਿਧਾਂਤ ਦੇ ਵਿਭਿੰਨ ਪਹਿਲ੍ਹਆਂ ਨੂੰ ਸਮਝ ਲੈਣ ਤੋਂ ਪਿਛੋਂ" ਹੀ ਉਨ੍ਹਾਂ ਦੇ ਸੈਯੋਜਨ 
ਦੀ ਸਮੱਸਿਆ ਉਪਰ ਠੀਕ ਠੀਕ ਵਿਚਾਰ ਕੀਤੀ ਜਾ ਸਕਦੀ ਹੈ । 

ਵਾਸਤਵ ਵਿਚ ਗਿਆਨ ਨੂੰ ਇਕ ਅਤਿ ਸੀਮਿਤ ਅਰਥ ਦੇ ਕੇ ਹੀ ਰਚਨਾ ਦੇ 
ਕਲਾਤਮਕ ਤੇ ਗਿਆਨਾਤਮਕ ਮੁੱਲ'ਂ ਦੇ ਅਲਗਾਉ ਦੇ ਸਿਧਾਂਤ ਦੀ ਸਥਾਪਨਾ ਕੀਤੀ ਜਾਂਦੀ 
ਹੈ। ਜੇ ਗਿਆਨ ਨੂੰ ਤੱਥਾਂ ਦੋ ਸੈਕਲਨ ਅਤੇ ਸੂਤਰਬੱਧ ਜਾਣਕਾਰ ਦਾ ਸਮਾਨਾਰਥਕ 
ਮੰਨ ਲਿਆ ਜਾਵੇ ਤਾਂ ਇਸ ਸਿੱਟੇ ਉਤੇ ਪਹੁੰਚਣਾ ਆਸਾਨ ਹੋ ਜਾਂਦਾ ਹੈ ਕਿ ਰਚਨਾ ਦੇ 
ਸਮੁੱਚੇ ਪ੍ਰਭਾਵ ਵਿਚ ਅਥਵਾ ਇਸਦੀ ਵਾਸਤਵਿਕ ਅਰਥਵਾਨਤਾ ਵਿਚ ਇਸਦਾ ਗੌਣ ਸਥਾਨ 
ਹੋਵੇਗਾ । ਸਾਨੂੰ ਦਸਿਆ ਜਾਂਦਾ ਹੈ ਕਿ ਸ਼ਬਦਾਂ ਦੋ ਮਾਧਿਅਮ ਰਾਹੀ” ਪੁੱਜਣ ਵਾਲੇ ਭਾਵ 
ਪੁੰਜ ਅਤੇ ਉਹਨਾਂ ਨੂੰ ਜੋੜਨ ਵਾਲੇ ਮਾਨਸਿਕ ਆਵੇਗਾਂ ਵਿਚ ਹੀ ਇਕ ਰਚਨਾ ਦੀ ਪ੍ਰਾਣ 
ਸ਼ਕਤੀ ਮੌਜੂਦ ਹੈ । ਜੇ ਰਚਨਾ ਵਿਚ ਮੌਜੂਦ ਤੱਥਾਂ ਤੇ ਵਿਵਰਣਾ ਪਿਛੇ ਇਹ ਰਾਗਾਤਮਕ 
ਸ਼ਕਤੀ ਘੱਟ ਹੈ ਤਾਂ ਰਚਨਾ ਦਾ ਕਲਾਤਮਕ ਮੁੱਲ ਵੀ ਉਸੇ ਅਨੁਪਾਤ ਅਨੁਸਾਰ ਸੀਮਿਤ 
ਬਣਿਆ ਰਹਿੰਦਾ ਹੈ । ਜਦੋ ਰਚਨ' ਵਿਚ ਮਿਲਣ ਵਾਲੋਂ ਭਾਵਪੂੰਜ ਤੇ ਸੰਵੇਦਨਾਵਾਂ ਸਥੂਲ 
ਜਾਂ ਬਣਾਉਟੀ ਹੋਣ ਤਾਂ ਮਹਿਜ਼ ਤੱਥਾਂ ਦੇ ਸੰਗ੍ਰਹਿ ਦੇ ਜੋਰ 'ਤੇ ਜਾਂ ਸਮਾਜਕ ਜੀਵਨ ਦੇ 
ਵਿਭਿੰਨ ਪੱਖਾਂ ਦੇ ਵਰਨਣ ਦੇ ਆਧਾਰ ਉਤੇ ਉਸਨੂੰ ਕਲਾਤਮਕ ਦਿਸ਼ਟੀ ਤੋ ਮੁੱਲਵਾਨ 
ਨਹੀ ਬਣਾਇਆ ਜਾ ਸਕਦਾ । ਜੇ ਰਚਨ' ਦੇ ਅੰਦਰ ਮੌਜੂਦ ਜਾਣਕਾਰ) ਖੁਦ ਲੇਖਕ ਜਾਂ 
ਸਾਡੇ ਸਾਹਮਣੇ ਉਭਰ ਕੇ ਆਉਣ ਵਾਲੋਂ ਕਿਸੇ ਹੋਰ ਪਾਤਰ ਦੀ ਮਾਨਸਿਕਤਾ ਦਾ ਅੰਗ ਬਣ 
ਕੇ ਪੇਸ਼ ਨਹੀਂ ਹੁੰਦੀ ਅਤੇ ਉਸਦੇ ਮਾਧਿਅਮ ਰਾਹੀ” ਲੇਖਕ ਜਾਂ ਪਾਤਰ ਦੇ ਭਾਵ ਤੇ ਸੰਵੇਦ- 
ਨਾਵਾਂ ਕਾਰਜਸ਼ੀਲ ਹੁੰਦੀਆਂ ਨਜ਼ਰ ਨਹੀ` ਆਉ'ਦੀਆਂ ਉਥੇ ਉਸਦੀ ਮੌਜੂਦਗੀ ਰੜਕਣ 
ਲਗਦੀ ਹੈ ਅਤੇ ਉਹ ਰਚਨਾ ਲਈ ਇਕ ਗੈਰਜ਼ਰੂਰੀ ਬੋਝ ਬਣ ਕੇ ਉਸਦੇ ਪ੍ਰਭਾਵ ਨੂੰ ਹੀਣਾ 
ਕਰ ਦਿੰਦੀ ਹੈ । ਇਸ ਤਰ੍ਹਾਂ ਦੇ ਸਾਹਿਤ ਚਿੰਤਨ ਦੀ ਇਕ ਬਦਲਵੀ' ਸਥਾਪਨਾ ਇਹ 
ਵੀ ਹੋ ਸਕਦੀ ਹੈ ਕਿ ਰਚਨ ਵਿਚ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਗਿਆਨ ਦਾ 
ਪ੍ਰਵੇਸ਼ ਹੋਣਾ ਆਪਣੇ ਆਪ ਵਿਚ ਕੋਈ ਮਹੱਤਵ ਨਹੀ ਰ.ਦਾ ਅਤੇ ਉਥੇ ਦਿ੍‌ਸ਼ਟੀਗੋਚਰ ਹੋਣ 
ਵਾਲਾ ਸਮੁਚਾ ਗਿਆਨ ਵ'ਸਤਵ ਵਿਚ ਮਿਥਿਆ ਗਿਆਨ ਜਾਂ ਸਿਰਫ ਆਡੌਬਰ ਹੁੰਦਾ ਹੈ । 
ਕਿਸੇ ਸਾਹਿਤਕ ਰਚਨਾ ਵਿਚ ਗਿਆਨ ਦੀ ਪ੍ਰਤੀਤੀ ਸਾਨੂੰ ਕੇਵਲ ਇਸ ਕਰਕੇ ਹੋਣ ਲਗਦੀ 
ਹੈ ਕਿ ਸਾਹਿਤ ਦਾ ਕਲਾ-ਮਾਧਿਅਮ ਭਾਸ਼ਾ ਹੈ ਜਿਹੜੀ ਕਿ ਸਾਡੇ ਨਿਜੀ ਤੇ ਸਮੂਹਿਕ ਗਿਆਨ 
ਦੇ ਕੌਸ਼ ਦ ਕੰਮ ਵੀ ਕਰਦੀ ਹੈ । ਪਰੇਤ੍ਹ ਸਾਨੂੰ ਚੇਤਾਵਨੀ ਦਿਤੀ ਜਾਂਦੀ ਹੈ ਕਿ ਇਕ 
ਸਾਹਿਤਕ ਰਚਨਾ ਦਾ ਅੰਗ ਬਣਨ ਪਿਛੋ ਸ਼ਬਦ ਆਪਣੇ ਸਾਧੇਰਨ ਅਰਥ ਗੁਆ ਬਹਿੰਦੇ 
ਹਨ ਅਤੇ ਜਿਹੜ ਨਵੇ ਅਰਥ ਉਹ ਧਾਰਨ ਕਰ ਲੈ'ਦੇ ਹਨ ਉਹ ਕੇਵਲ ਉਸ ਵਿਸ਼ੇਸ਼ 
ਅਨੁਭਵ ਦੇ ਵਹਕ ਬਣਨ ਨਾਲ ਉਤਪੰਨ ਹੁੰਦੇ ਹਨ ਜੋ ਕਿ ਰਚਨਾ ਦੀ ਵਾਸਤਵਿਕ 
ਜਾਨ ਹੈ । 

'ਗਿਆਨ' ਤੇ 'ਅਨੁਭਵ' ਦੇ ਇਸ ਵਖਰੇਵੇਂ ਵਿਚ ਗਿਆਨ ਦੀ ਪਰਿਭਾਸ਼ਾ ਤਾਂ 
46 ਸਿਰਜਣਾ 


ਸੀਮਤ ਹੁੰਦੀ ਹੀ ਹੈ, 'ਅਨੁਭਵ' ਦੀ ਸਮਝ ਵੀ ਨੁਕਸਦਾਰ ਹੋ ਨਿਬੜਦੀ ਹੈ । ਸਪਸ਼ਟ ਹੈ 
ਕਿ ਇਥੇ ਵਿਅਕਤੀ ਨੂੰ ਬਾਹਰੀ ਸੰਸਾਰ ਨਾਲੋ" ਟੁਟੀ ਹੋਈ ਅਜਿਹੀ ਇਕਾਈ ਮੰਨ ਲਿਆ 
ਜਾਂਦਾ ਹੈ ਜਿਸਦਾ ਉਸਦੇ ਨਾਲ ਲੈਣ ਦੇਣ ਉਸਦੇ ਵਿਭਿੰਨ ਹਮਲਿਆਂ ਨੂੰ ਸਹਿੰਦੇ ਹੋਏ ਕੁਝ 
ਭਾਵ-ਤਰੰਗਾਂ ਨਾਲ ਉਛਾਲ ਖਾਂਦੇ ਰਹਿਣ ਤਕ ਸੀਮਿਤ ਰਹਿੰਦਾ ਹੈ। ਬਾਹਰੀ ਜਗਤ ਨੂੰ 
ਸਮਝਣ ਦਾ ਯਤਨ ਕਰਨਾ ਤੇ ਉਸਨੂੰ ਬਦਲਨਾ, ਉਸ ਦੇ ਅੰਦਰ ਆਪਣੇ ਵਰਗੇ 
ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨਾਲ ਸਾਂਝ ਸਥਾਪਿਤ ਕਰਨਾ ਅਤੇ ਆਪਣੇ ਤੇ ਉਨ੍ਹਾਂ 
ਵਿਰੁਧ ਖੜ੍ਹਨ ਵਾਲੇ ਵਿਅਕਤੀਆਂ ਨਾਲ਼ ਸਮੂਹਿਕ ਰੂਪ ਵਿਚ ਟੱਕਰ ਲੈਣੀ - ਵਿਅਕਤੀ 
ਅਨੁਭਵ ਦੇ ਇਨ੍ਹਾਂ ਸਾਰੇ ਪਾਸਾਰਾਂ ਨੂੰ ਕੱਟ ਕੇ ਸਾਹਿਤਕ ਗਿਆਨ ਦੀ ਕੌਟੀ ਵਿਚ ਰਖ 
ਦਿਤਾ ਜਾਂਦਾ ਹੈ ਅਤੇ ਇਹ ਐਲਾਨ ਕਰ ਦਿਤਾ ਜਾਂਦਾ ਹੈ ਕਿ ਇਹ ਸਭ ਕੁਝ ਉਹਨਾਂ 
ਸਮਾਜ ਸ਼ਾਸਤਰੀਆਂ ਜਾਂ ਵਿਗਿਆਨੀਆਂ ਦੇ ਅਧਿਐਨ ਦੇ ਵਿਸ਼ੇ ਹਨ ਜਿਹੜੇ ਮਾਨਵ ਸਮਾਜ 
ਤੇ ਪ੍ਰਕ੍ਰਿਤਕ ਜਗਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਜੁਟੇ ਹੋਏ ਹਨ। 
ਇਕ ਲੇਖਕ ਤਾਂ ਆਪਣੀ ਸੰਵੇਦਨਾ ਦੇ ਧਰਾਤਲ ਉਤੇ ਹੀ ਥਿਰਕਣ ਮਹਿਸੂਸ ਕਰ 
ਸਕਦਾ ਹੈ ਅਤੇ ਇਸ ਥਰਥਰਾਹਟ ਦਾ ਪ੍ਰਗਟਾਵਾ ਹੀ ਉਸਦੀ ਰਚਨਾ ਦੇ ਕਕਾਤਮਕ ਮੁੱਲ 
ਨੂੰ ਨਿਰਧਾਰਿਤ ਕਰਦਾ ਹੈ । ਵਿਅਕਤੀ ਦੀਆਂ ਉਹ ਪ੍ਰਤੀ-ਕਿਰਿਆਵਾਂ ਜਿਹੜੀਆਂ ਉਸਨੂੰ 
ਦ੍ਜੇ ਵਿਅਕਤੀਆਂ ਨਾਲ ਜੋੜਦੀਆਂ ਹਨ ਜਾਂ ਸੰਘਰਸ਼ ਦਾ ਰੂਪ ਧਾਰਨ ਕਰ ਲੈ'ਦੀਆਂ ਹਨ 
ਲਾਜ਼ਮੀ ਤੌਰ ਤੇ ਇਸ ਤਰ੍ਹਾਂ ਦੀ ਥਰਥਰਾਹਟ ਦੇ ਵਿਗਾੜ ਦਾ ਸੂਚਕ ਮੰਨ ਲਈਆਂ ਜਾਂਦੀਆਂ 
ਹਨ । ਇਸ ਤੋਂ' ਬਿਨਾਂ ਇਸ ਪ੍ਰਕਾਰ ਦੇ ਚਿੰਤਕਾਂ ਵਲੋ' ਇਹ ਪ੍ਰਸ਼ਨ ਵੀ ਨਹੀ ਉਠਾਇਆ 
ਜਾਂਦਾ ਕਿ ਰਚਨਾਕਾਰ ਦੀ ਥਰਥਰ'ਹਟ ਜਾਂ ਅਨੁਭਵ ਯੋਗਤਾ ਦਾ ਨਿਰਮਾਣ ਕਿਵੇ” ਹੁੰਦਾ 
ਹੈ। ਆਮ ਤੌਰ ਤੇ ਇਹੀ ਮੰਨ ਲਿਆ ਜਾਂਦਾ ਹੈ ਕਿ ਇਹ ਕੁਦਰਤ ਵੀ ਅਜਿਹੀ ਦੇਣ ਹੈ 
ਜਿਹੜੀ ਕੁਝ ਵਿਅਕਤੀਆਂ ਵਿਚ ਉਭਰਵੇ' ਰੂਪ ਵਿਚ ਮੌਜੂਦ ਰਹਿੰਦੀ ਹੈ ਅਤੇ ਕੇਵਲ 
ਅਜਿਹੇ ਵਿਅਕਤੀ ਹੀ ਕਲਾ ਕਿਰਤਾਂ ਦੀ ਰਚਨਾ ਕਰ ਸਕਦੇ ਹਨ । ਇਥੇ ਇਹ ਸਮਝਣ 
ਦੀ ਕੋਸ਼ਿਸ਼ ਵੀ ਨਹੀ" ਕੀਤੀ ਜਾਂਦੀ ਕਿ ਵਿਭਿਨ ਵਿਅਕਤੀਆਂ ਦੀਆਂ ਸੰਵੇਦਨਾਵਾਂ ਤੇ 
ਅਨੁਭਵ ਯੋਗਤਾਵਾਂ ਦਾ ਰੂਪ ਵੱਖ ਵੱਖ ਕਿਵੇ” ਹੋ ਜਾਂਦਾ ਹੈ ਅਤੇ ਉਹ ਆਪਣੇ ਪ੍ਰਗਟਾ 
ਲਈ ਵੱਖ ਵੱਖ ਮਾਧਿਅਮ ਕਿਊਂ” ਚੁਣਦੇ ਹਨ । ਵਿਭਿੰਨ ਲੇਖਕਾਂ ਦੀ ਕਾਵਿ-ਅਨੁਭੂਤੀ 
ਦੀ ਬਣਾਵਟ ਨੂੰ ਕੁਦਰਤ ਦੀ ਉਸ ਰਹੱਸਮਈ ਲੀਲਾ ਦਾ ਅੰਗ ਮੰਨ ਲਿਆ ਜਾਂਦਾ ਹੈ ਜਿਸ 
ਨੂੰ ਅਸੀ" ਹੈਰਾਨ ਹੋ ਕੇ ਦੇਖਦੇ ਹੀ ਰਹਿ ਸਕਦੇ ਹਾਂ, ਸਮਝ ਨਹੀ” ਸਕਦੇ । ਜੇ ਕੁਝ 
ਅਨੁਭਵਵਾਦੀ ਚਿੰਤਕ ਇਹ ਸਵੀਕਾਰ ਵੀ ਕਰ ਲੈਣ`ਕਿ ਸਮਾਜਿਕ ਤਬਦੀਲੀਆਂ ਦੇ ਨਾਲ 
ਨਾਲ ਕਾਵਿ=ਅਨੁਭੂਤੀ ਦੀ ਬਣਾਵਟ ਵਿਚ ਵੀ ਕੁਝ ਅਦਲ ਬਦਲ ਹੋ ਜਾਂਦਾ ਹੈ ਤਾਂ ਵੀ 
ਉਹ ਇਹ ਜਾਨਣ ਦੀ ਕੋਸ਼ਿਸ਼ ਨਹੀ ਕਰਦੇ ਕਿ ਸਮਾਜਿਕ ਤਬਦੀਲੀਆਂ ਦੀ ਵਾਸਤਵਿਕ 
ਪ੍ਰਕਿਰਿਆ ਕੀ ਹੈ ਅਤੇ ਕਾਵਿ-ਅਨੁਭੂਤੀ ਦੀ ਬਣਾਵਟ ਉਨ੍ਹਾਂ ਤਬਦੀਲੀਆਂ ਦੇ ਬਲ ਨਾਲ 
ਕਿਵੇ ਬਦਲਨੀ ਹੈ । ਇਨ੍ਹਾਂ ਚਿੰਤਕਾਂ ਦੀ ਦਲੀਲ ਹੈ ਕਿ ਇਨ੍ਹਾਂ ਸੁਆਲਾਂ ਨੂੰ ਉਠਉਣ 
ਨਾਲ ਹੀ ਅਜੀ' ਸਾਹਿਤਕ ਚਿੰਤਨ ਦੇ ਖੋਤਰ ਤੋ` ਬਾਹਰ ਕਦਮ ਰਖ ਲੈਦੇ ਹਾਂ । ਰਚਨਾ 
ਦੇ ਕਲਾਤਮਕ ਤੇ ਗਿਆਨਾਤਮਕ ਮੁੱਲਾਂ ਨੂੰ ਇਕ ਦੂਜੇ ਤੋ ਅੱਡ ਕਰਕੇ ਵੇਖਣ ਦੇ ਵਧਰੇ 
ਸਿਰਜਣਾ 47 


ਯਤਨਾਂ ਦੇ ਆਧਾਰ ਵਿਚ ਇਸ ਅਕਾਰ ਦਾ ਰੱਹਜਮਈਪੁਣਾ ਜ਼ਰੂਰ ਲੁਕਿਆ ਰਹਿੰਦਾ ਹੈ । 
ਵਿਅਕਤੀ ਦੀਆਂ ਪ੍ਰਤੀ-ਕਿਰਿਆਵਾਂ ਦੀ ਕਾਂਟ ਛਾਂਟ ਕਰਕੇ ਉਨ੍ਹਾਂ ਨੂੰ ਵਿਅਕਤੀ ਨਸ਼ਟ 
ਤੇ ਕਾਰਜਹੀਣ ਥਰਥਰਾਹਟ ਵਿਚ ਬਦਲ ਦੇਣ ਤੋ ਬਿਨਾਂ ਅਨੁਭਵ ਦੀ ਇਸ ਸਮਝ 
ਅਨੁਸਾਰ ਸਾਡੀਆਂ ਸਾਰੀਆਂ ਪ੍ਰਤੀਕਿਰਿਆਵਾਂ ਵਿਚ ਬੌਧਿਕ ਸ਼ਕਤੀਆਂ ਦਾ ਜੋ ਯੋਗਦਾਨ 
ਹੁੰਦਾ ਹੈ ਉਸਨੂੰ ਵੀ ਅੱਖੋਂ ਉਹਲੇ ਕੀਤਾ ਜਾਂਦਾ ਹੈ । ਸਮਾਜ ਵਿਚ ਜੀਣ ਵਾਲੇ ਕਿਸੇ 
ਵੀ ਪ੍ਰੋਢ ਵਿਅਕਤੀ ਦੇ ਅਨੁਭਵ ਵਿਚ ਉਸਦੀ ਬੁੱਧੀ `ਤੇ ਵਿਸ਼ਲੇਸ਼ਣ _ਸ਼ਕਤੀ 
ਲਾਜ਼ਮੀ ਤੌਰ ਤੇ ਮੌਜੂਦ ਰਹਿੰਦੀ ਹੈ ਅਤੇ ਉਸਦੀਆਂ ਭਾਵਨਾਵਾਂ ਨੂੰ ਉਭਾਰਨ ਜਾਂ ਉਨ੍ਹਾਂ ਨੂੰ 
ਦਿਸ਼ਾ ਪ੍ਰਦਾਨ ਕਰਨ ਵਿਚ ਉਸਦੀ ਬੌਧਿਕ ਸ਼ਕਤੀ ਦਾ ਫ਼ੈਸਲਾਕੂਨ ਰੋਲ ਹੁੰਦਾ ਹੈ । ਸਾਡਾ 
ਅਨੁਭਵ ਕੇਵਲ ਸ਼ੁਧ ਇਦਰਿਆਵੀ ਭਾਵਾਂ ਤੇ ਥਿਰਕਣਾਂ ਦਾ ਜਮ੍ਹਾਂ ਜੋੜ ਨਹੀਂ" ਹੁੰਦਾ । ਉਸ 
ਵਿਚ ਸਾਡੇ ਆਲੇ ਦੁਅ ਲੋ ਦੇ ਸੰਸਾਰ ਦੇ ਸਮਾਜਕ ਜੀਵਨ ਨੂੰ ਨਿਰਧਾਰਿਤ ਕਰਨ ਵਾਲੀਆਂ 
ਮੁਖ ਸ਼ਕਤੀਆਂ ਦੀ ਘੱਟ ਜਾਂ ਵਧ ਤੀਖਣ ਪਛਾਣ ਹਮੇਸ਼ਾ ਮੌਜੂਦ ਰਹਿੰਦੀ ਹੈ ਅਤੇ ਇਸ 
ਪਛਾਣ ਦੇ ਅਧਾਰ 'ਤੇ ਸਾਡੀਆਂ ਭਾਵਨਾਵਾਂ ਦਾ ਸਰੂਪ ਅਤੇ ਉਨ੍ਹਾਂ ਦੀ ਦਿਸ਼ਾ ਕਾਫੀ ਹੱਦ 
ਤੱਕ ਨਿਸ਼ਚਿਤ ਹੁੰਦੇ ਹਨ । ਭਾਵਨਾਵਾਂ ਤੇ ਬੁਧੀ ਨੂੰ ਅਲੱਗ ਕਰਕੇ ਅਸੀ ਭ'ਵਨਾਵਾਂ ਨੂੰ 
ਕੇਵਲ ਉਸ ਸਥੂਲ ਤੇ ਮਕਾਨਕੀ ਰੂਪ ਵਿਚ ਹੀ ਦੇਖ ਸਕਦੇ ਹਾਂ ਜੋ ਸਮਾਜ ਦੇ ਭਾਰੂ ਤੱਤਾਂ 
ਰਾਹੀ` ਸੋਸਕਾਰਾਂ ਦੇ ਰੂਪ ਵਿਚ ਸਾਡੇ ਉਤੇ ਮੜ੍ਹ, ਦਿਤੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਨੂੰ 
ਅਸੀ ਅਚੇਤ ਰੂਪ ਵਿਚ ਅਪਣਾ ਲੈਦੇ ਹਾਂ ਜਾਂ ਫਿਰ ਉਨ੍ਹਾਂ ਨੂੰ ਅਜਿਹੀਆਂ ਬੁਨਿਆਦੀ 
ਜੀਵੈਤ ਪ੍ਰਵਿਰਤੀਆਂ ਦੇ ਰੂਪ ਵਿਚ ਦੇਖਣ ਲਗਦੇ ਹਾਂ ਜੋ ਕਈ ਸਤਹੀ ਅਦਲ। ਬਦਲੀਆਂ 
ਦੇ ਬਾਵਜੂਦ ਸਾਰ ਰੂਪ ਵਿਚ ਆਦਿਮ ਕਾਲ ਤੋ ਮਾਨਵੀ ਸੁਭਾ ਦੀ ਕੱਚੀ ਸਮੱਗਰੀ ਬਣੀਆਂ 
ਆ ਰਹੀਆਂ ਹਨ । ਇਤਿਹਸਕ ਵਿਕਾਸ ਨੇ ਮਨੁਖੀ ਅਨ੍ਭਵ ਵਿਚ ਜੋ ਪਾਸਾਰ ਜੋੜ ਹਨ 
ਉਨ੍ਹਾਂ ਨੂੰ ਇਸ ਪ੍ਰਕਾਰ ਦੇ ਚਿੰਤਨ ਵਿਚ ਲਗਭਗ ਪੂਰੀ ਤਰ੍ਹਾਂ ਰੱਦ ਕਰ ਦਿਤਾ ਜਾਂਦਾ ਹੈ । 
ਸਮਾਜਕ ਜੀਵਨ ਵਿਚ ਵਿਅਕਤ) ਦੀ ਆਪਣੀ ਭੂਮਿਕਾ ਦੇ ਫਲ ਸਰੂਪ ਉਸਦੇ ਵਿਅਕਤਿਤਵ 
ਦਾ ਕਿਵੇ' ਨਿਰਮਾਣ ਹੁੰਦਾ ਹੈ, ਇਸ ਨੂੰ ਸਮਝ ਸਕਣ ਦੀ ਸੈਭਾਵਨ' ਵੀ ਬਾਕੀ ਨਹੀ” 
ਰਹਿੰਦੀ, ਕੋਈ ਵੀ ਵਿਅਕਤੀ ਆਪਣੇ ਵਿਕਾਸ ਦੇ ਹਰੇਕ ਪੜਾਅ ਵਿਚ ਬੁਧੀ ਤੇ ਭਾਵਨਾ 
ਦੋਹਾਂ ਦੇ ਮਾਧਿਅਮ ਰਾਹੀਂ ਆਪਣੇ ਆਲੇ ਦੁਆਲੋਂ ਦੇ ਜੀਵਨ ਨਾਲ ਦੋ ਚਾਰ ਹੁੰਦਾ ਰਹਿੰਦਾ 
ਹੈ ਅਤੇ ਇਸ ਤਰ੍ਹਾਂ ਆਪਣੇ ਅਮਲਾਂ ਦੁਆਰਾ ਅਜਿਹੀ ਸਮਝ ਪੈਦਾ ਕਰਦ' ਰਹਿੰਦਾ ਹੈ 
ਜਿਹੜੀ ਉਸਦੇ ਉਦੋਂ" ਤਕ ਦੇ ਅਨ੍ਭਵ ਦੇ ਸਾਰ ਤੱਤ ਨੂੰ ਦਰਸਾਉ'ਦੀ ਹੈ । ਇਸੇ ਸਮਝ 
ਦੇ ਆਧਾਰ ਉਤੇ ਉਸਦੀ ਸ਼ਖਸੀਅਤ ਅੱਗ ਵਿਕਾਸ ਕਰਦੀ ਹੈ ਅਤੇ ਇਸੇ ਸਮਝ ਦੇ 
ਮਾਧਿਅਮ ਰਾਹੀ ਉਹ ਆਪਣੇ ਨਵ' ਪੁਰ'ਣੇ ਅਨੁਭਵਾਂ ਨੂੰ ਇਕ ਦੂਜੇ ਨਾਲ ਜੋੜਦਾ ; ਹਿੰਦਾ 
ਹੈ। 'ਗਿਆਨ' ਤੋ' ਸਾਡ' ਭਾਵ ਅਸਲ ਵਿਚ ਇਸੇ 'ਸਮਝ' ਜਾਂ ਪਛਾਣ ਤੋ` ਹਣਾ ਚਾਹੀਦਾ 
ਹੈ ਜਿਹੜੀ ਵਿਅਕਤੀ ਨੂੰ ਆਪਣੇ ਸਮੁਚੇ ਅਨੁਭਵਾਂ ਦੇ ਫਲਸਰੂਪ ਪ੍ਰਪਤ ਹੁੰਦੀ ਹੈ । ਇਸ 
ਸਮਝ ਵਿਚ ਬੁੱਧੀ ਤੇ ਭਾਵ ਦੋਵੇ' ਹੀ ਅਭਿੰਨ ਰੂਪ ਵਿਚ ਮੌਜੂਦ ਰਹਿੰਦੇ ਹਨ । ਇਕ 
ਵਿਅਕਤੀ ਦੇ ਅੰਤਰ ਜਗਤ ਤੇ ਬਾਹਰੀ ਜਗਤ ਵਿਚ ਜਿੰਨੀ ਵਿਆਪਕਤਾ ਤੇ ਤੀਬਰਤਾ 
ਹੋਵੇਗੀ ਉਨੀ ਹੀ ਪ੍ਰਢਤਾ ਉਸਦੀ ਸਮਝ ਵਿਚ ਦ੍ਰਿਸ਼ਟੀਗੋਚਰ ਹੋਵੇਗੀ । ਜਦੋ ਅਸੀ” 
48 ਸਿਰਜਣਾ 


ਰਚਨਾ ਦੇ ਗਿਮਾਨਾਤਮਕ ਮੁਲ ਨੂੰ ਉਸ ਵਿਚ ਪ੍ਰਾਪਤ ਵਿਅਕਤੀ,ਤੇ ਸਮਾਜ ਬਾਰੇ ਲੇਖਕ 
ਦੀ ਇਸ ਤਰ੍ਹਾਂ ਦੀ ਸਮਝ ਦੇ ਰੂਪ ਵਿਚ ਦੇਖਣ ਲਗਦੇ ਹਾਂ ਤਾਂ ਇਹ ਸਪਸ਼ਟ ਹੋਂ ਜਾਂਦਾ ਹੈ 
ਕਿ ਉਸਦਾ ਕਲਾਤਮਕ ਮੁਲ ਉਸਦੇ ਗਿਆਨਾਤਮਕ ਮੁਲ ਤੋ” ਵੱਖ ਨਹੀਂ" ਹੋ ਸਕਦਾ । 
ਇਥੇ ਇਹ ਯਾਦ ਰਖਣਾ ਵੀ ਉਚਿਤ ਹੋਵੇਗਾ ਕਿ ਇਕ ਲੋਖਕ ਆਪਣੇ ਸਮ” ਦੇ ਜੀਵਨ 
ਦੇ ਮਰਮ ਨੂੰ ਕਿਥੋਂ ਤੱਕ ਛੂਹ ਸਤੇਗਾ ਇਹ ਉਸਦੀਆਂ ਨਿਜੀ ਯੋਗਤਾਵਾਂ ਦੇ ਨਾਲ ਨਾਲ 
ਉਸਦੇ ਸ਼੍ਰੇਣੀ-ਚਰਿਤਰ ਉਤੇ ਵੀ ਨਿਰਭਰ ਕਰਦਾ ਹੈ । ਕਿਸੇ ਵੀ ਸ਼੍ਰੇਣੀ ਸਮਾਜ ਵਿਚ ਇਕ 
ਵਿਅਕਤੀ ਦੀ ਜੀਵਨ ਪ੍ਰਤੀਕਿਰਿਆ--ਜਿਸ ਵਿਚ ਉਸਦੇ ਰਾਗ-ਵਿਰਾਗਾਤਮਕ ਆਵੇਗ 
ਉਸਦੀ ਚਿੰਤਨ ਪ੍ਰਣਾਲੀ ਤੇ ਉਸਦੇ ਕਾਰਜ ਸਭ ਸ਼ਾਮਲ ਹਨ--ਉਮਦੀ ਸ਼੍ਰੇਣੀਗਤ ਰੋਲ ਤੋ” 
ਨਿਰਧਾਰਿਤ ਹੁੰਦੀ ਹੈ । ਜੇ ਉਹ ਲੋਟੂ ਜਮਾਤ ਨਾਲ ਜੁੜਿਆ ਹੈ ਤਾਂ ਉਸਦਾ ਦ੍੍‌ਿਸ਼ਟੀਕੌਣ, 
ਉਸਦੇ ਭਾਵ ਆਵੇਗ, ਤੇ ਉਸਦੇ ਨਿਰਣੇ ਇਕ ਵਿਸ਼ੇਸ਼ ਰੂਪ ਧਾਰਨ ਕਰਨਗੇ । ਉਹ ਸਿਰਫ 
ਕੁਝ ਹੀ ਸੁਆਲਾਂ ਨੂੰ ਕੇ'ਦਰੀ ਮਹੱਤਵ ਦੇਵੇਗਾ ਅਤੇ ਉਨ੍ਹਾਂ ਦੁਆਲੋ ਹੀ ਉਸਦੀ ਸਾਰੀ 
ਮਾਨਸਿਕ ਸ਼ਕਤੀ ਕੇ'ਦਰਿਤ ਹੋ ਜਵੇਗੀ । ਸਮਕਾਲੀ ਜੀਵਨ ਦੇ ਬਹੁਤ ਸਾਰੇ ਪ੍ਰਸ਼ਨਾਂ ਨੂੰ 
ਉਹ ਇਕਦਮ ਅਣਡਿਠ ਕਰ ਦੇਵੇਗਾ । ਉਹ ਜਾਂ ਤਾਂ ਸਮਾਜ ਨੂੰ ਬਦਲਨ ਵਾਲੀਆਂ 
ਸ਼ਕਤੀਆਂ ਤੱ ਅਭਿੱਜ ਰਹਗਾ ਜਾਂ ਉਨ੍ਹਾਂ ਤੋ ਭੈਅ ਭੀਤ ਹੋ ਕੇ ਉਨ੍ਹਾਂ ਉਤੇ ਦੂਸ਼ਣਬ'ਜ਼ੀ 
ਕਰੇਗਾ । ਇਸਦੇ ਉਲਟ ਜੇ ਕੋਈ ਲੇਖਕ ਆਪਣੇ ਆਪ ਨੂੰ ਬਹੁਗਿਣਤੀ ਮਿਹਨਤਕਸ਼ 
ਜਨਤਾ ਦਾ ਅੰਗ ਮੰਨ ਕੇ ਚਲਦਾ ਹੈ ਤਾਂ ਉੱਸ ਦੀਆਂ ਭਾਵਨਾਵਾਂ ਦੀ ਦਿਸ਼ਾ, ਉਸਦਾ 
ਦਿ੍‌ਸ਼ਟੀਕੋਣ ਤੇ ਉਸਦੇ ਕਾਰਜ ਅਥਵਾ ਯਥਾਰਥ ਦੀ ਉਸਦੀ ਪੂਰੀ ਸਮਝ ਵਖਰੀ ਕਿਸਮ 
ਦੀ ਹੋਵੇਗੀ । ਮਿਹਨਤਕਸ਼ ਜਨਤਾ ਦੇ ਸੈਘਰਸ਼ ਨਾਲ ਜੁੜੇ ਹੋਏ ਮਘਦੇ ਪ੍ਰਸ਼ਨਾਂ ਨੂੰ ਉਹ 
ਆਪਣੀਆਂ ਰਚਨਾਵਾਂ ਦੇ ਕੇਦਰ ਵਿਚ ਰਖੇਗਾ ਅਤੇ ਉਨ੍ਹਾਂ ਉਤੇ ਤਿੱਖੀ ਰੋਸ਼ਨੀ ਪਾ ਕੇ 
ਆਪਣੀਆਂ ਰਚਨਾਵਾਂ ਦੇ ਕਲਾਤਮਕ ਮੁੱਲ ਨੂੰ ਵਧ'ਏਗਾ । ਉਨ੍ਹਾਂ ਸਾਰੇ ਲੋਖਕਾਂ ਨੂੰ ਅਸੀ' 
ਪਿਛਾਂਹਖਿਚੂ ਕਹਾਂਗੇ ਜਿਨ੍ਹਾਂ ਦੀ ਚੇਤਨਾ (ਅਥਵਾ ਉਨ੍ਹਾਂ ਦੀ ਸੈਵੇਦਨਾ ਤੇ ਚਿੰਤਨ ਪ੍ਰਣਾਲੀ 
ਦੋਵ ਹੀ) ਅਜਿਹੀ ਸ਼੍ਰੇਣੀ ਦੀਆਂ ਕਦਰਾਂ ਕੀਮਤਾਂ ਤੇ ਉਸਦੇ ਵਿਸ਼ਵ ਦ੍ਰਿਜ਼ਟੀਕੇਣ ਨਾਲ ਜੁੜੀ 
ਹੋਈ ਹੈ ਜੋ ਇਤਿਹਾਸਕ ਵਿਕਾਸ ਦੇ ਅਮਲ ਵਿਚ ਪਛੜ ਕੇ ਪ੍ਰੱਕਿਤਕ ਸ਼ਕਤੀਆਂ ਦੇ ਸੁਭਾਵਕ 
ਰੁਝਾਨ ਦੇ ਉਲਟ ਹੋ ਗਈ ਹੈ ਅਤੇ ਸਮਾਜ ਦੀਆਂ ਉਤਪਾਦਨ ਸ਼ਕਤੀਆਂ ਦੇ ਵਿਕਾਸ ਵਿਚ 
ਰੋੜਾ ਅਟਕ'ਉਣ ਲੱਗ ਹੈ । ਵਿਅਕਤੀਗਤ ਰੂਪ ਵਿਚ ਅਜਿਹਾ ਕੋਈ ਲੇਖਕ ਆਪਣੇ 
ਆਪ ਨੂੰ ਭਾਵੇ' ਬਹੁਤ ਹੀ ਭਾਵਸ਼ੀਲ, ਈਮਾਨਦਾਰ ਤੇ ਤੀਖਣ ਬੁਧੀ ਵਾਲਾ ਮੰਨਦਾ ਹੋਵੇਂ, 
ਤੱਤਕਾਲੀ ਜੀਵਨ ਦੀਆ ਕੇ' ਦਰੀ ਸਚ'ਈਆਂ ਦੀ ਠੀਕ ਪਛਾਣ ਕਰਨੀ ਉਸ ਲਈ ਸੰਭਵ 
ਨਹੀਂ ਹੋਵੇਗੀ ਅਤੇ ਉਸਦੀ ਇਹ ਕਮਜ਼ੋਰੀ ਇਕੋਂ ਸਮੇ' ਭਾਵਨਾਵਾਂ ਦੀ ਨਿਰਜਿੰਦਤਾ ਤੇ ਚਿੰਤਨ 
ਦੀਆਂ ਅਸੈਗਤੀਆਂ ਵਿਚ ਪ੍ਰਗਟ ਹੋਵੇਗੀ । ਕੁਝ ਕਵੀਆਂ ਦੀਆਂ ਰਚਨਾਵਾਂ ਜੇ ਅੱਜ ਸਾਨੂੰ 
ਕਲਾਤਮਕ ਦਿ੍‌ਸ਼ਟੀ ਤੋ` ਮਹੱਤਵਪ੍ਰਰਨ ਦਿਖਾਈ ਨਹੀ” ਦਿੰਦੀਆਂ ਤਾਂ ਇਸ ਲਈ ਕਿ 
ਉਨ੍ਹਾਂ ਦੀਆਂ ਰਚਨਾਵਾਂ ਵਿਚ ਸਮਕਾਲੀ ਯਥਾਰਥ ਦੀ ਸਹੀ ਸਮਝ ਉਭਰ ਕੇ ਨਹੀ 
ਆਉਦੀ, ਗਲਤ ਦ੍੍‌ਿਸ਼ਟੀਕੋਣ ਅਪਣਾ ਲੈਣ ਕਰਕੇ ਅਜਿਹੇ ਸਾਰੇ ਕਵੀ ਅੱਜ ਦੇ ਜੀਵਨ ਦੇ 
ਕੇੱ'ਦਰੀ ਮਸਲਿਆਂ ਨੂੰ ਜਾਂ ਤਾਂ ਛੋਂਹਦੇ ਵੀ ਨਹੀਂ' ਜਾਂ ਫਿਰ ਉਨ੍ਹਾਂ ਨੂੰ ਵਿਕਰਿਤ ਤੇ ਅਮੂਰਤ 
ਸਿਰਜਣਾ 49 


ਢੰਗ ਨਾਲ ਪੇਸ਼ ਕਰਟੇ ਹਨ । ਪ੍ਰਾਪਤ ਜੀਵਨ ਦੇ ਮਾਰਮਿਕ ਪੱਖ ਨਾਲ ਸਬੁਂਧ ਨਾਂ ਹੋਣ 
ਕਾਰਨ ਅਜਿਹ ਕਵੀਆਂ ਦੀਆਂ ਰਚਨਾਵਾਂ ਵਿਚ ਪ੍ਗਟ ਹੋਣ ਵਾਲੀਆਂ ਭਾਵਨਾਵਾਂ ਵੀ 
ਸਾਨੂੰ ਬੇਜਾਨ ਤੇ ਖੋਖਲੀਆਂ ਵਿਖਾਈ ਦੇਣਗੀਆਂ । ਇਜ ਤਰ੍ਹਾਂ ਅਸੀ” ਦੇਖਦੇ ਹਾਂ ਕਿ ਜਿਨ੍ਹਾਂ 
ਰਚਨਾਵਾਂ ਦਾ ਗਿਆਨਾਤਾਮਕ ਮੁੱਲ ਘੱਟ ਹੈ ਉਹ ਕਲਾਤਮਕ ਦ੍ਰਿਸ਼ਟੀ ਤੋਂ ਢੀ ਮਹੱਤਵ 
ਪੂਰਨ ਨਹੀ” ਹੋ ਸਕਦੀਆਂ । 
ਪਿਛਲੇ ਦਹਾਕੇ ਵਿਚ ਅਕਵਿਤਾਵਾਦੀਆਂ ਦੀਆਂ ਰਚਨਾਵਾਂ ਵਿਚ ਜੋ ਮਾਰੂ ਤੇ 
ਨਾਂਹ ਪੱਖੀ ਸੁਰ ਦਿਖਾਈ ਦਿੰਦਾ ਹੈ ਉਸਦੇ ਸਹੀ ਸਰੂਪ ਨੂੰ ਵੀ ਅਸੀ` ਉਸਦੇ ਪਿੱਛੇ ਲੁਕੀ 
ਰੱਤਕਾਲੀ ਜੀਵਨ ਦੀ ਪਿਛਾਂਹ ਖਿਚੂ ਸਮਝ ਨੂੰ ਧਿਆਨ ਵਿਚ ਰਖਤੇ ਹੋਏ ਹੀ ਪਛਾਣ 
ਸਕਦੇ ਹਾਂ ਵਧੇਰੇ ਅਕਵਿਤਾਵ'ਦੀ ਕਵੀਆਂ ਨੇ ਪੂੰਜੀਵਾਦੀ ਪ੍ਰਬੋਧ ਦੇ ਅੰਤਰਗਤ ਹੋਣ ਵਾਲੀ 
ਮਨੁਖੀ ਸੁਭਾ ਦੀ ਗਿਰਾਵਟ ਨੂੰ ਹੀ ਅੰਤਿਮ ਸੱਚ ਮੰਨ ਲਿਆ ਅਤੇ ਇਸੇ ਦੇ ਅਧਾਰ 'ਤੇ 
ਉਨ੍ਹਾਂ ਨੇ ਸਾਰੇ ਮਾਨਵੀ ਮੁੱਲਾਂ ਨੂੰ ਮਿਥਿਆਂ ਘੋਸ਼ਿਤ ਕਰ ਦਿਤਾ । ਇਸ ਪ੍ਰਕਾਰ ਦੇ ਵਧੇਰੇ 
ਕਵੀਆਂ ਦੇ ਗੁੱਸੇ ਪਿਛੇਂ ਜਿਹੜੀ ਨਿਪੁੰਸਕ ਸਮਰਪਣ ਦੀ ਭਾਵਨਾ ਲੂਕੀ ਹੋਈ ਸੀ ਉਹ 
ਹੌਲੀ ਹੌਲੀ ਸਾਹਮਣੇ ਆਉ'ਦੀ ਗਈ ਹੈ ਅਤੇ ਇਸ ਤਰ੍ਹਾਂ ਉਸਦੀ ਸੈਵੇਦਨਾ ਤੇ ਚਿੰਤਨ 
ਪ੍ਣਾਲੀ ਦਾ ਪਿਛਾਂਹਖਿਚ੍ਹ ਚ!ਰੱਤਰ ਸਪਸ਼ਟ ਹੁੰਦਾ ਗਿਆ ਹੈ । ਅਕਵਿਤਾਵਾਦੀ ਰਚਨਾਵਾਂ 
ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਉਪਰੋ” ਮਹਿਜ਼ ਭਾਵ-ਆਵੇਸ਼ ਨੂੰ ਲੈ ਕੇ ਤੁਰਦੀ 
ਦਿਸਣ ਵਾਲੀ ਕਵਿਤਾ ਵਿਚ ਵੀ ਕੇਵਲ ਭਾਵ-ਆਵੇਸ਼ ਹੀ ਨਹੀ ਤੱਤਕਾਲ) ਵਸਤੂ 
ਸਥਿਤੀ ਦੀ ਇਕ ਗਲਤ ਸਮਝ ਵੀ ਮੌਜੂਦ ਰਹਿੰਦੀ ਹੈ । ਜਿਉ ਹੀ ਅਕਵਿਤਾਵਾਦੀ 
ਕਾਵਿ-ਧਾਰਾ ਤੋਂ ਪ੍ਰਭਾਵਿਤ ਕੁਝ ਸਿਰਜਕਾਂ ਦੀ ਯਥਰਥ ਦੀ ਸਮਝ ਵਿਚ ਸੁਧਾਰ ਹੋਣ 
ਲੱਗਾ, ਉਨ੍ਹਾਂ ਦੀਆਂ ਭਾਵਨਾਵਾਂ ਵਿਚ ਵੀ ਨਿਖਾਰ ਆਉਣ ਲੱਗਾ ਅਤੇ ਉਨ੍ਹਾਂ ਦੀਆਂ 
ਰਚਨਾਵਾਂ ਦਾ ਭਾਵਾਤਮਕ ਮੁੱਲ ਵਧ ਗਿਆ । ਜਿਵੇ” ਜਿਵੇਂ ਕੁਮਾਰ ਵਿਕਲ ਵਰਗੇ ਕਵੀ 
ਅਕਵਿਤਾਵਾਦੀ ਸਮਝ ਦੇ ਅਤਿ ਸਰਲੀਕਰਨਾਂ ਅਤੇ ਵਿਗਾੜਾਂ ਤੋ” ਮੁਕਤ ਹੁੰਦੇ ਗਏ 
ਤਿਵੇ” ਤਿਵੇ' ਉਨ੍ਹਾਂ ਦੀਆਂ ਰਚਨਾਵਾਂ ਦੀ ਗੋਭੀਰਤਾ ਤੇ ਸਾਰਥਕਕਤਾ ਵਧਦੀ ਚਲੀ ਗਈ । 
ਜਿਥੇ ਕੁਮਾਰ ਵਿਕਲ ਵਰਗੇ ਕਵੀ ਆਪਣੇ ਬਦਲੇ ਹੋਏ ਦ੍ਰਿਸ਼ਟੀਕੋਣ ਤੇ ਵਸਤੂ ਸਥਿਤੀ ਦੀ 
ਸਹੀ ਸਮਝ ਦੇ ਜੋਰ 'ਤੇ ਸ਼ਕਤੀਸ਼ਾਲੀ ਜਨਵਾਦੀ ਕਵਿਤਾ ਦੀ ਰਚਨਾ ਕਰਨ ਲਗੇ ਉਥੇ 
ਜਗਦੀਸ਼ ਚਤੁਰਵੇਦੀ, ਕੈਲਾਸ਼ ਵਾਜਪਾਈ, ਸਮਿਤ੍‌ ਮੋਹਨ ਤੇ ਮਧੁਕਰ ਵਰਗੇ ਕਵੀ ਵਸਤੂ 
ਸਥਿਤੀ ਦੀ ਗਲਤ ਸਮਝ ਕਾਇਮ ਰਖ ਕੇ ਨਿਰਾਰਥਕ ਮੈ” `ਤੜੇਬਾਜ਼ੀ ਕਰਦੇ ਰਹੇ ਅਤੇ 
ਭੱਦੇ ਸ਼ੁੰਨਵਾਦ ਤੇ ਪ੍ਰਸ਼ਿਤਿਸ਼ਵਾਦ ਦੇ ਵਿਚਕਾਰ ਝੂਟਦੇ ਰਹੇ । 
ਅੱਜ ਕਲ ਲਿਖੀ ਜਾਣ ਵਾਲੀ ਜਨਵਾਦੀ ਕਵਿਤਾ ਦੇ ਉਸ ਭਾਗ ਉਤੇ ਜੇ ਅਜੀ' 
ਨਜ਼ਰ ਮਾਰੀਏ ਜਿਸ ਪਿਛੇ ਨਿਮਨ-ਪੂੰਜੀਵਾਦੀ ਸੰਵੇਦਨਾ ਤੇ ਦ੍ਰਿਸ਼ਟੀਕੋਣ ਮੌਜੂਦ ਹਨ ਤਾਂ 
ਵੀ ਅ”)' ਦੇਖਾਂਗੇ ਕਿ ਰਚਨਾਵਾਂ ਦਾ ਕਲਾਤਮਕ ਮੁੱਲ ਉਨ੍ਹਾਂ ਦੇ ਗਿਆਨ'ਤਮਕ ਮੁੱਲ ਉਤੇ 
ਪੂਰੀ ਤਰ੍ਹਾਂ ਨਿਰਭਰ ਹੈ । ਜੇ ਵੇਣੂ ਗੋਪਾਲ ਤੇ ਪੰਕਜ ਸਿੰਘ ਵਰਗੇ ਕਵੀ ਆਪਣੇ ਖੁੱਥੇ ਪੱਖੀ 
ਮੁਹਾਵਰੇ ਤੇ ਅੰਦਾਜ਼ ਦੇ ਬਾਵਜੂਦ ਬਹੁਤ ਪ੍ਰਤਿਭਾਸ਼ਾਲੀ ਰਚਨਾਵਾਂ ਨਹੀ ਲਿਖ ਸਕਦੇ ਤਾਂ 
ਉਸਦਾ ਇਕ ਮੁਖ ਕਾਰਨ ਇਹੀ ਹੈ ਕਿ ਉਹ ਆਪਣੀ ਮਧ-ਵਰਗੀ ਹਉਮੈ ਦੀ ਲਪੋਟ 'ਚੋ” 
50 ਸਿਰਜਣਾ 


ਨਹੀ' ਨਿਕਲ ਸਕੇ । ਆਪਣੇ ਇਸ ਨਿਜਵਾਦ ਦੇ ਕਾਰਨ ਉਹ ਕਈ ਵਾਰ ਇਹ ਨਿਸਚਿਤ 
ਕਰਨੌ ਉਕ ਜਾਂਦੇ ਹਨ ਕਿ ਅੱਜ ਜੀਵਨ ਵਿਚ ਕਿਹੜਾ ਮਸਲਾ ਘਟ ਮਹੱਤਵਪੂਰਨ ਹੈ ਤੇ 
ਕਿਹੜਾ ਵਧੇਰੇ । ਆਪਣੇ ਦਿਸ਼ਟੀਕੋਣ ਨੂੰ ਕਾਇਮ ਰਖਣ ਵਿਚ ਵੀ ਅਜਿਹੇ ਕਵੀਆਂ ਨੂੰ 
ਕਾਫੀ ਮੁਸ਼ਕਿਲ ਪੇਸ਼ ਆਉਦੀ ਹੈ। ਇਕ ਹੀ ਰਚਨਾ ਵਿਚ ਸਾਨੂੰ ਬੇਹੱਦ ਆਤਮ ਵਿਸ਼ਵਾਸ਼ 
ਤੇ ਹਾਰ ਭਾਵਨਾ, ਅਤਿ ਖੱਬੀ ਮਾਅਰਕੇਬਾਜ਼ੀ ਤੇ ਫੋਕੀ ਭਾਵੁਕਤਾ ਟਲ ਗੱਡ ਦਿਖਾਈ 
ਦਿੰਦੀਆਂ ਹਨ । ਇਸਦੇ ਉਲਟ ਜੌ ਕਵੀ ਆਪਣੇ ਮਧ-ਵਰਗੀ ਨਿਜਵਾਦ ਨੂੰ ਤਿਆਗ ਕੇ 
ਸੈਘਰਸ਼-ਸ਼ੀਲ ਜਨ-ਸਮੂਹਾਂ ਨਾਲ ਭਾਵਾਤਮਕ ਸਾਂਝ ਸਥਾਪਿਤ ਕਰ ਚੁਕੇ ਹਨ ਅਤੇ ਉਨ੍ਹਾਂ 
ਦੇ ਅਨੁਭਵਾਂ ਉਤੇ ਅਧਾਰਿਤ ਇਤਿਹਾਸਕ ਭੌਤਿਕਵਾਦੀ ਦ੍ਰਿਸ਼ਟੀਕੋਣ ਨੂੰ ਸਪਸ਼ਟ ਰੂਪ ਵਿਚ 
ਅਪਣਾ ਚੁੱਕੇ ਹਨ, ਉਨ੍ਹਾਂ ਦੀਆਂ ਰਚਨਾਵਾਂ ਵਧੇਰੇ ਤੱਤਮਈ ਅਤੇ ਪ੍ਰਤਾਵਸ਼ਾਲੀ ਦਿਖਾਈ 
ਦਿੰਦੀਆਂ ਹਨ । ਅਜਿਹੇ ਕਵੀਆਂ ਦੀਆਂ ਭਾਵਨਾਵਾਂ ਵਿਚ ਸਥਾਈਪੁਣਾ ਤੇ ਉਨ੍ਹਾਂ ਦੇ 
ਚਿੰਤਨ ਵਿਚ ਕਸਾਉ ਨਾਲੋ ਨਾਲ ਉਭਰ ਆਉਦੇ ਹਨ । 

ਜਿਉ” ਜਿਉ ਕਿਸੇ ਸਮਾਜ ਵਿਚ ਸ਼੍ਰੇਣੀ ਸੰਘਰਸ਼ ਤੇਜ਼ ਹੁੰਦਾ ਹੈ, ਉਥੇ ਜਨਵਾਦੀ 
ਕਵੀਆਂ ਦੇ ਦਿ੍‌ਿਸ਼ਟੀਕੋਣ ਦਾ ਸਪਸ਼ਟ ਹੋਣ' ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਤੀਖਣ ਹੋਣਾ 
ਇਕ ਹੀ ਪ੍ਰਕਿਰਿਆ ਦੇ ਵਿਭਿੰਨ ਪੱਖ ਹਨ । ਜੇ ਕਿਸੇ ਲੇਖਕ ਦੀ ਦਿ੍‌ਸ਼ਟੀ ਸਾਫ ਨਹੀਂ 
ਹੈ ਤਾਂ ਉਸ ਦੀਆਂ ਭਾਵਨਾਵਾਂ ਵਿਚ ਵੀ ਖਿੰਡਾਅ ਤੇ ਸਿਥਲਤਾ ਹੋਵੇਗੀ ਅਤੇ ਜੇ 
ਭਾਵਨਾਵਾਂ ਦੀ ਪੱਧਰ ਉਤੇ ਉਹ ਚੋਟ ਮਹਿਸੂਸ ਨਹੀ ਕਰਦਾ ਜਾਂ ਸਿਰਫ ਸਤਈ ਹਲਚਲ 
ਮਹਿਸੂਸ ਕਰਦਾ ਹੈ ਤਾਂ ਇਸਦਾ ਭਾਵ ਹੈ ਕਿ ਉਸਦੀ ਚਿੰਤਨ ਪ੍ਰਣਾਲੀ ਵਿਚ ਵੀ ਕੁਝ 
ਸਮਝੌਤਾਵਾਦੀ ਭੁਲੋਖੋ ਜਾਂ ਵਿਗਾੜ ਮੌਜ੍ਹਦ ਹਨ । ਅਜਿਹੇ ਸਮੇ ਇਹ ਵਿਸ਼ੇਸ਼ ਰੂਪ ਵਿਚ 
ਸਪਸ਼ਟ ਹੋ ਜਾਂਦਾ ਹੈ ਕਿ ਰਚਨਾ ਵਿਚ ਪੇਸ਼ 'ਸਮਝ' ਦੀ ਕਮਜੋਰੀ ਨਾਲ ਉਸਦਾ ਕਲਾਤਮਕ 
ਮੁੱਲ ਇਕ ਦਮ ਘੱਟ ਜਾਵੇਗਾ । ਅੱਜ ਦੀਆਂ_ਸਹੀ ਜਨਵਾਦੀ ਲਿਖਤਾਂ ਵਿਚ ਜੋ ਸੰਘਰਸ਼- 
ਸ਼ੀਲਤਾ ਹੈ, ਉਹਨਾਂ ਵਿਚ ਨਾ ਤਾਂ ਸਮਝੌਤਾਵਾਦੀ ਲਿਜ਼ਲਿਫ਼ਾਪਣ ਹੋਣਾ ਚਾਹੀਦਾ ਹੈ 
ਤੇ ਨਾ ਹੀ ਵਿਅਕਤੀਵਾਦੀ ਸਮਝ ਦੀ ਬੁਖਲਾਹਟ ਤੇ ਬੇਵਿਸ਼ਵਾਸੀ ; ਉਸਦੀ ਸੁਰ ਸੈਜਮੀ 
ਹੋਵੇਗੀ, ਉਸ ਵਿਚ ਬੋਧਿਕ ਕਸਾਉ ਹੋਵੇਗਾ, ਉਸ ਵਿਚ ਲੌਟੂ ਤੇ ਲੁੱਟੇ ਜਾਂਦੇ ਵਰਗਾਂ ਦੇ ਹਿੱਤਾਂ 
ਦੀ ਟੱਕਰ ਦੀ ਅਨਿਵਾਰਤਾ ਸਪਸ਼ਟ ਦਿਖਾਈ ਦੇਵੇਗੀ, ਉਸ ਵਿਚ ਵਸਤ੍ਰਪਰਕ ਕਠੋਰਤਾ 
ਤਾਂ ਹੋਵੇਗੀ ਪਰ ਅਣਮਨੂਖੀ ਕਠੋਰਤਾ ਨਹੀ' ਤੇ ਨਾ ਹੀ ਲੁਕਵੀ' ਭਾਵਕਤ' । ਉਥ 
ਰਚਨਾਕਾਰ ਦੀ ਵੱਖਰੀ ਸ਼ਖਸੀਅਤ ਵੀ ਗਾਇਬ ਹੁੰਦੀ ਦਿਸੇਗੀ ਅਤੇ ਉਹ ਇਕ ਸਮੂਹਵਾਦੀ 
ਸ਼ਖਸੀਅਤ ਪ੍ਰਾਪਤ ਕਰ ਲਵੇਗਾ । ਕਿਉ'ਕਿ ਇਸ ਪ੍ਰਕਾਰ ਦੀਆਂ ਰਚਨਾਵਾਂ ਵਿਚ ਭਾਵਨਾਂ 
ਤੇ ਚਿੰਤਨ ਦੋਵਾਂ ਹੀ ਪੱਧਰਾਂ ਉਤੋਂ ਇਕ ਪ੍ਰੰਢ ਸਮਝ ਦਿਸੇਗੀ, ਇਨ੍ਹਾਂ ਰਚਨਾਵਾਂ ਦਾ 
ਕਲਾਤਮਕ ਮੁੱਲ ਵੀ ਉਸੇ ਹਿਸ ਬ ਉਚਾ ਹੋਵੇਗਾ । 

ਜਦੋ' 'ਗਿਆਨ' ਨੂੰ ਅਸੀ" ਸਮਝ ਦੇ ਰੂਪ ਵਿਚ ਰਚਨ' ਵਿਚ ਦੇਖਣ ਲਗਦੇ ਹਾਂ 
ਤਾਂ ਇਹ ਸੁਆਲ ਏਨਾ ਮਹੱਤਵ ਪੂਰਨ ਨਹੀ” ਰਹਿੰਦਾ ਕਿ ਇਹ ਗਿਆਨ ਸਪਸ਼ਟ ਵਿਵੇ ਚਨ- 
ਵਿਸ਼ਲੋਸ਼ਨ ਦੇ ਰੂਪ ਵਿਚ ਰਚਨਾ ਵਿਚ ਮੌਜੂਦ ਹੈ ਕਿ ਸੂਖਮ ਰੂਪ ਵਿਚ ਜਨਵਾਦੀ ਗੀਤਾਂ 
ਵਿਚ ਤੇ ਕੁਝ ਲਘੂ ਕਥਾਵਾਂ ਤੇ ਬਿਰਤਾਂਤਾਂ ਵਿਚ ਸਪਸ਼ਟ ਰੂਪ ਵਿਚ ਵਸਤ੍ਰ ਸਥਿਤੀ ਦੇ 
ਸਿਰਜਣਾ 51 


ਵਿਭਿੰਨ ਪੱਖਾਂ ਦਾ ਵਿਸ਼ਲੋਸ਼ਣ ਆਮ ਤੌਰ ਤੋਂ ਨਹੀ ਮਿਲਦਾ ਤੇ ਨਾ ਹੀ ਉਥੇ ਕੋਈ 
ਰਾਜਨੀਤਕ ਕਾਰਜਨੀਤੀ ਦਿਖਾਈ ਦਿੰਦੀ ਹੈ । ਪਰੰਤੂ ਇਥੇ ਵੀ ਵਸਤੂ ਸਥਿਤੀ ਦੀ 
ਰਚਨਾਕਾਰ ਦੀ ਸਮਝ ਰਚਨਾ ਦੇ ਢਾਂਚੇ ਤੇ ਸਰੂਪ ਨੂੰ ਨਿਸਚਿਤ ਕਰਦੀ ਹੈ ਉਸੇ ਦੇ ਆਧਾਰ 
“ਤੇ ਉਸਦਾ ਕਲਾਤਮਕ ਮੁੱਲ ਅੰਕਿਤ ਕੀਤਾ ਜਾਂਦਾ ਹੈ । ਦੂਜੀਆਂ ਰਚਨਾਵਾਂ ਦੇ ਵਿਸ਼ੇ 
ਵਸਤੂ ਤੇ ਰੂਪ ਦੀਆਂ ਲੋੜਾਂ ਅਨੁਸਾਰ ਸਪਸ਼ਟ ਵਰਨਣਾਂ ਤੇ ਵਿਸਤ੍ਰਿਤ ਵਿਸ਼ਲੇਸ਼ਣ ਦਾ 
ਵੀ ਸਹਾਰਾ ਲਿਆ ਜਾਂ ਸਕਦਾ ਹੈ । ਜ਼ਰੂਰੀ ਸ਼ਰਤ ਕੇਵਲ ਸਮਝ ਦੀ ਪ੍ਰਢਤਾ ਹੈ ਨਾ ਕਿ 
ਇਹ ਕਿ ਉਹ ਸਮਝ ਰਚਨਾ ਵਿਚ ਕਿਸ ਢੰਗ ਨਾਲ ਪ੍ਸ਼ ਕੀਤੀ ਜਾ ਰਹੀ ਹੈ । ਰਚਨਾਕਾਰ 
ਆਪਣੀਆਂ ਯੋਗਤਾਵਾਂ ਤੇ ਸਥਿਤੀ ਦੀ ਮੰਗ ਆਨੁਸਾਰ ਵਸਤੂ ਸਥਿਤੀ ਵੀ ਸਮਝ ਨੂੰ ਪਾਠਕ 
ਤਕ ਪੁਚਾਉਣ ਦੀ ਵਿਧੀ ਦੀ ਚੋਣ ਖੁਦ ਕਰ ਲਵੇਗਾ । ਇਸ ਸੰਕੰਧੀ ਕੋਈ ਪੁੱਕੇ ਸਿਧਾਂਤਾਂ 
ਦੀ ਪਾਲਣਾ ਨਹੀਂ ਹੋਂ ਸਕਦੀ । ਮੋਟੇ ਸੁਝ'ਅ ਦੇ ਤੌਰ ਤੇ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ 
ਕਿ ਰਚਨਾਕਾਰ ਆਪਣੀ ਸਮਝ ਨੂੰ ਸੰਦੇਹ ਤੇ _ਅਸਪਸ਼ਟਤਾ ਦਾ ਖਤਰਾ ਮੁੱਲ ਲਏ ਬਿਨਾਂ 
ਜਿੰਨੇ ਨਾਟਕੀ, ਸੂਖਮ ਤੇ ਸੰਘਣੇ ਰੂਪ ਵਿਚ ਪਾਠਕ ਤਕ ਸੰਚਾਰ ਕਰ ਸਕੇਗਾ ਉਨਾ ਹੀ 
ਉਸਦੀ ਰਚਨਾ ਦਾ ਪ੍ਰਭਾਵ ਵਧੇਰੇ ਹੋਵੇਗਾ ਭਾਵੇ“ ਉਸਦਾ ਕਲਾਤਮਕ ਮੁਲ ਮੁਖ ਤੌਰ ਤੇ 
ਗਿਆਨਾਤਮਕ ਮੁਲ ਤੋ ਹੀ ਤੇ ਨਿਰਧਾਰਿਤ ਹੋਵੇਗਾ । 6੦ 


[ਹਿੰਦੀ ਤੋਂ ਅਨੁਵਾਦ : ਹਰਿਭਜਨ ਹਲਵਾਰਵੀ] 


ਸਾਹਿਤ ਦਾ ਕਾਰਜ ਸਦਾ ਉਸ ਜਮਾਤ ਨੂੰ ਜਥੇਬੈਦ ਕਰਨਾ ਰਿਹਾ ਹੈ ਜਿਸਦਾ 
ਕਿ ਇਹ ਬੁਲਾਰਾ ਹੁੰਦਾ ਹੈ । ਜਦੋ ਸਾਹਿਤ ਨੂੰ 'ਕਲਾ ਕਲਾ ਲਈ' ਵੀ 
ਕਿਹਾ ਜਾਂਦਾ ਹੈ ਅਤੇ ਬੜੀ ਸਾਵਧਾਨੀ ਨਾਲ ਇਸ ਨੂੰ ਕਿਸੇ ਵੀ ਰਾਜਨੀ- 
ਤਕ, ਧਾਰਮਿਕ ਤੇ ਦੁਨਿਆਵੀ ਸਭਿਆਚਾਰਕ ਮੰਤਵਾਂ ਨਾਲੋ ਤੋੜ ਲਿਆ 
ਜਾਂਦਾ ਹੈ ਉਦੋ ਵੀ ਇਸਨੇ ਉਨ੍ਹਾਂ ਦੀ ਸੇਵਾ ਕੀਤੀ ਹੈ, ਕਿਉਕਿ ਅਖੌਤੀ 
ਸ਼ੁਧ ਸਾਹਿਤ ਵੀ ਇਸ ਨੂੰ ਪੈਦਾ ਕਰਨ ਵਾਲੀ ਜਮਾਤ ਦੀ ਕਿਸੇ ਸਥਿਤੀ ਦਾ 
ਕੋਈ ਨਾ ਕੋਈ ਪ੍ਰਤੀ-ਬਿੰਬ ਪੇਸ਼ ਕਰਦਾ ਹੈ । 


ਅਨਾਤੋਲੀ ਲ੍ਰਣਾਚਾਰਸਕੀ 


52 ਸਿਰਜਣਾ 


ਸਮੀਉਲਾ ਕੁਰੇਸ਼ੀ 
ਪੰਜਾਬੀ ਲੋਕ ਕਹਾਣੀਆਂ ਦਾ ਸੁਭਾਅ 


[ਸਿਰਜਣਾ ਦੇ ਪਿਛਲੇ ਅੰਕਾਂ ਵਿਚ ਪਾਠਕ ਪਾਕਿਸਤਾਨੀ ਦਾਨਸ਼ਵਰਾਂ ਨਜਮ ਹੁਸੈਨ ਸਈਅਦ ਤੇ ਮੈਜਰ 
ਇਸਹਾਕ ਮੁਹੈਮਦ ਦੇ ਪੰਜਾਬੀ ਸਾਹਿਤ ਤੇ ਸਭਿਆਚਾਰ ਦੀ ਖੋਜ ਤੇ ਮੁਲਾਂਕਣ ਨਾਲ ਸੈਬੈਧਿਤ ਲੇਖ ਪੜ੍ਹ 
ਚੁੱਕੇ ਹਨ । ਏਸ ਅੰਕ ਵਿਚ ਅਸੀ` ਇਕ ਹੋਰ ਪਾਕਿਸਤਾਨੀ ਦਾਨਸ਼ਵਰ ਸਮੀਉਲਾ ਕੁਹੈਸ਼ੀ ਦਾ ਪੰਜਾਬੀ 
ਲੋਕ ਕਹਾਣੀਆਂ ਦੇ ਸੁਭਾਅ ਸੌਬੈਧੀ ਇਕ ਖੋਜ ਭਰਪੂਰ ਲੇਖ ਦੇ ਰਹੇ ਹਾਂ । ਭਾਵੇ ਇਸ ਲੇਖ ਵਿਚੋਂ” ਕੁਝ 
ਕੁਝ ਭਾਵੁਕਤਾ ਦੀ ਝਲਕ ਮਿਲਦੀ ਹੈ, ਪਰ ਏਧਰਲੇ ਤੇ ਉਧਰਲੇ ਪੰਜਾਬ ਦੀ ਸਭਿਆਚਾਰਕ ਸਾਂਝ ਨੂੰ 
ਦ੍ਿੜਾਉਣ ਦਾ ਇਕ ਉਪਰਾਲਾ ਹੋਣ ਕਾਰਨ ਸਾਡੀ ਪ੍ਰਸਸਾ ਦਾ ਅਧਿਕਾਰੀ ਹੈ । ਉਮੀਦ ਹੈ ਪਾਠਕ 
ਇਸ ਲੇਖ ਨੂੰ ਪਸੈਦ ਕਰਨਗੇ । --ਸੈਪਾਦਕ] 
ਸਾਰੇ ਜੱਗ ਦੀਆਂ ਲੌਕ ਕਹਾਣੀਆਂ ਦੇ ਪਿੱਛੇ ਇੰਝ ਜਾਪਦਾ ਏ ਜਿਵੇ ਲਗ ਪਗ 
ਇਕੋ ਤੇ ਅਜਿਹੇ ਬੈਦੇ ਦੀ ਸਮਝ ਬੁੱਧ ਏ ਜੀਹਦਾ ਸੁਭਾਅ ਸਾਦ ਮੁਰਾਦਾ ਤੇ ਆਪ ਮੁਹਾਰਾ 
ਏ ਤੇ ਜੀਹਦਾ ਜ਼ਿਹਨ ਰਲਦੀਆਂ ਮਿਲਦੀਆਂ ਕਹਾਣੀਆਂ ਘੜਦਾ ਏ, ਨਾਲੇ ਹਯਾਤੀ ਵਵਚ 
ਹੋਣ ਵਾਲੇ ਨਿੱਤ ਦਿਹਾੜ ਦੇ ਵਕੂਇਆਂ ਵਾਪਰੀਆਂ ਤੋ ਘੱਟ ਵੱਧ ਇਕੋ ਜਿਹੇ ਸਿੱਟੇ 
ਕਢਦਾ ਏ । ਦੁਨੀਆਂ ਦੇ ਵੱਖ ਵੱਖ ਇਲਾਓਿਆਂ ਤੇ ਅੱਡ ਅੱਡ ਵਸੋਬ ਦੀਆਂ ਲੋਕ 
ਕਹਾਣੀਆਂ ਦੇ ਪਾ-ਰਾਹ ਤੇ ਸਿਰਨਾਵਿਆਂ ਵਿਚ ਹੱਦੋ' ਬਾਹਰਾ ਇਕੋ ਜਿਹਾ ਤੇ ਸਗਵਾਂਪਨ, 
ਮੁਹਾਂਦਰੇ ਦਾ ਮੇਲ ਤੇ ਸਾਂਝ ਵੀ ਭਾਵੇ" ਤੇ ਏਸੇ ਪਾਰੋ ਹੈ । ਇੰਝ ਜਾਪਦਾ ਏ ਜਿਵੇ' ਦੁਨੀਆਂ 
ਦੀਆਂ ਸਾਰੀਆਂ ਕੌਮਾਂ ਦੀਆਂ ਲੋਕ ਕਹਾਣੀਆਂ ਕਿਸੇ ਮੁਢਲੋਂ ਸਮੇ ਵਿਚ ਇਕੋ ਪਰਿਵਾਰ 
ਨੇ ਸੁਣੀਆਂ ਸੁਣਾਈਆਂ ਹੋਣ ਤੇ ਮੁੜ ਉਸੇ ਪਰਿਵਾਰ ਦੇ ਪੁੱਤ ਪੋਤਰੇ ਤੇ ਦੌਹਤੀਆਂ ਦੋਹਤਰੇ 
ਦੁਨੀਆਂ ਦੀਆਂ ਚੌਹਾਂ ਕਰੈਟਾਂ ਵਿਚ ਜਿਥੇ ਜਿਥੇ ਖਿਲਰ ਗਏ ਉਥੇ ਨਿੱਕੇ ਮੋਟੇ ਫਰਕ ਨਾਲ 
ਇਹ ਲੋਕ ਕਹਾਣੀਆਂ ਭਾਵੇ" ਕਵਿਤਾ ਰਾਹੀ" ਤੇ ਭਾਵੇ ਵਾਰਤਕ ਰੂਪ ਵਿਚ ਖਿਲਰ ਪੁਲਰ 
ਗਈਆਂ । ਕਿੱਸਾ ਕਹਾਣੀ ਆਖਣ ਸੁਣਨ ਤੇ ਬਾਤਾਂ ਪਾਵਣ ਬੰਦੇ ਦੀ ਨਿਰੋਲ ਤਬਾਅ 
ਦਾ ਮੁੱਢੋਂ ਖਾਸਾ ਰਿਹ ਏ ਉਦੋ' ਵੀ ਜਦੋ' ਉਹ ਜੋਗਲ ਬੇਲੇ ਤੇ ਗੁਫਾਵਾਂ ਦਾ ਵਾਸੀ ਹਾ 
ਤੇ ਉਦੋ' ਵੀ ਜਦ ਉਹ ਉਨਤੀ ਦੇ ਸਮੇ ਵਿਚ ਆ ਪੁਜਿਆ । ਵਿਚਾਲ ਵਿੱਥ ਪਾਰੋ ਭਾਵੇ” 
ਆਖਣ ਦੇ ਢਬ ਢੰਗ ਵਿਚ ਫਰਕ ਆ ਗਿਆ ਹੋਵੇ ਪਰ ਕਹਾਣੀਆਂ ਦਾ ਤਾਣਾ ਪੇਟਾ ਅੱਜ 
ਤਾਈ ਅਸਲ” ਇਕੋ ਜਿਹਾ ਰਿਹਾ ਏ । 
ਥਾਂ ਥਾਂ ਦੇ ਵਸਨੀਕਾਂ ਦੀਆਂ ਲੌਕ ਕਹਾਣੀਆਂ ਵਿਚ ਇਕੋ ਜਿਹੀ ਰੋਗਣ ਤੇ ਸਗਵਾਂ 
ਮੁਹਾਂਦਰਾ ਏਸ ਕਰਕੇ ਵੀ ਹੈ ਜੇ ਅਸਲੌ” ਬੈਦੇ ਦੀਆਂ ਸੱਧਰਾਂ, ਚਾਅ, ਰੁਝੋਵੇ' ਤੇ ਲੌੜਾਂ 
ਥੋੜਾਂ ਇਕੋ ਜਿਹੀਆਂ ਰਹੀਆਂ ਨੇ ਤੇ ਅੱਜ ਵੀ ਹੈਨ । ਪਰ ਗਹੁ ਕਰਕੇ ਵੇਖਿਆ ਜਾਵੇ ਤੇ 
ਕਿਤੇ ਕਿਤੇ ਇਹਨਾਂ ਵਿਚ ਚੌਖਾ ਫਰਕ ਤੇ ਵਿੱਥ ਦਾ ਬਹੁ ਵੀ ਲਗਦਾ ਏ । ਉਹਦੀ ਵਜਾਹ 
ਇਹ ਵੇ ਜੇ ਵੱਖੋ ਵੱਖ ਇਲਾਕਿਆਂ ਵਿਚ ਰਹਿਤਲ ਦੀ ਤਰੱਕੀ ਤੇ ਉਨਤੀ ਦੇ ਵੱਖੋ ਵੱਖ 
ਸਿਰਜਣਾ 23 


ਦਰਜੇ ਤੇ ਪੱਧਰਾਂ ਨੇ ਤੇ ਜ਼ਾਤ ਸਫਾਤ ਲਈ ਉਹ ਸੁਰਤ ਵੀ ਹੈ ਜਿਹੜੀ ਆਪਣੀ ਸੈਭਾਲ 
ਸਾਂਭ ਤੇ ਖਿਲਾਰ ਕਾਰਨ ਆਪ ਤਵਾਰੀਖ ਦੇ ਵਹਿਣ ਅੱਗੇ ਡੱਕੇ ਲਾ ਦੇ'ਦੀ ਏ । ਅਜਿਹੇ 
ਡੱਕੇ ਉਚਚਿਆਂ ਨਸਲੀ ਤੇ ਇਲਾਕਿਆਂ ਨਾਲ ਖਾਸ ਆਪਣੀ ਰੈਗਣ ਦੀਆਂ ਕਹਾਣੀਆਂ 
ਘੜਨ ਦਾ ਮੂਜਬ ਬਣਦੇ ਨੇ ਤੇ ਅਜਿਹੀਆਂ ਕਹਾਣੀਆਂ ਸਮਕਾਲੀ ਜਾਂ ਬੀਤੀ ਹੋਈ ਵਸੋਂ 
ਤੋ ਆਪਣੀ ਰੋਗਣ ਤੋ ਮੁਹਾਂਦਰੇ ਵਿਚ ਅੱਡ ਹੋ ਜਾਂਦੀਆਂ ਨੇ । 

ਮਨੁੱਖ ਨੇ ਹਮੋਸ਼ ਕਾਇਨਾਤ ਅੰਦਰ ਆਪਣੀ ਜ਼ਾਤ ਦਾ ਖੋਜ ਲਾਵਣ ਤੇ ਖੁਰਾ ਨੱਪਣ 
ਦੇ ਯਤਨ ਤੇ ਦੋਹਾਂ ਵਿਚਾਲੇ ਸਾਕਾਚਾਰੀ ਦੀ ਸਿਆਣ ਦੇ ਉਪਰਾਲੇ ਕੀਤੇ ਨੇ ।ਇਨਸਾਨ ਦੀ 
ਰਹਿਤ ਬਹਿਤ ਵਿਚ ਲੌਕ ਕਹਾਣੀਆਂ ਅਸਲੋ' ਏਸੇ ਜ਼ਾਤ ਸਫਾਤ ਦੀ ਖੋਜ ਦਿਆਂ ਯਤਨਾਂ 
ਦਾ ਵੀ ਸਿੱਟਾ ਏ । ਰੁੱਤਾਂ ਦੇ ਭੇਜ ਵਟਾਵਣ ਤੋ' ਬੋਦਾ ਸਿੱਧਾ ਸਾਹਵਾਂ ਅਸਰ ਲੈਦਾ ਏ । 
ਜਦ ਬੇਦੇ ਨੇ ਡਿੱਠਾ ਪਈ ਕਦੇ ਤੋ ਭਇੰ ਦੀ ਹਰਿਆਉ” ਹਯਾਤੀ ਨੂੰ ਸੁਖ ਤੋਂ ਸ਼ਾਂਤ 
ਬਖਸ਼ਦੀ ਏ ਤੇ ਕਦੇ ਧਰਤੀ ਉਜੜਕੇ ਆਪਣਾ ਸੋਹਣ ਸੁਹੱਪਣ ਤੇ ਹਰਿਆਉ” ਵੀ, 
ਨਿੱਸਰ ਤੇ ਪੁੰਗਿਆਰ ਤੇ ਤ'ਕਤ ਕੁੱਵਤ ਉੱਕਾ ਗੁਆ ਬਹਿੰਦੀ ਏ, ਏਥੋ” ਤਾਈ" ਜੇ ਹਯਾਤੀ 
ਦੇ ਸੋਏ ਸੁੱਕ ਜਾਂਦੇ ਨੇ ਤਦੇ ਇਕ ਵਾਰੀ ਫਰ ਚਤਰ ਦਾ ਚੰਨ ਖਿੜਦਾ ਏ, ਫਿਤਰਤ ਦੀ 
ਦੇਵੀ ਜਾਗਦੀ ਏ, ਮੁੜ ਪੱਤਝੜ ਅ'ਉੱਦੀ ਏ ਤੇ ਫਿਤਰਤ ਇਕ ਵਾਰ ਵੱਤ ਅਖੀ" ਮੀਟ ਕੇ 
ਜੌ ਜਾਂਦੀ ਏ, ਇਹ ਸਾਰੀ ਖੇਡ ਬੋਦੇ ਦੀ ਸੁਰਤ ਇਕ ਵਾਰੀ ਤਾਂ ਭੁਲਾ ਕੇ ਰੱਖ ਦੇ'ਦੀ ਏ । 
ਫਿਤਰਤ ਦੀਆ ਏਹਾ ਅਦਾਵਾਂ ਬੇਦੇ ਦੀ ਵਸੋ ਵਿਚ ਲੋਕ ਕਹਾਣੀਆਂ ਦੇ ਜੈਮ ਪੁੰਗਿਆਰ 
ਦਾ ਬਾਇਸ ਬਣਦੀਆਂ ਨੇ ਤੇ ਬੋਦਾ ਕਾਇਨਾਤ ਦੇ ਤੋਰੇ ਟਿੱਕੇ ਨਾਲ ਸਾਂਝ ਤੇ ਰਿਸ਼ਤਾ 
ਜੋੜਨ ਲਈ ਨਵੀਆਂ ਨਵੀਆਂ ਕਹਾਣੀਆਂ ਘੜਦਾ ਏ । ਇੰਝ ਵੀ ਆਖਿਆ ਜਾ ਸਕਦਾ 
ਏ ਜੇ ਬੋਦੇ ਦੀ ਸੁਰਤ ਸ਼ਊਰ ਦੀਆਂ ਮੁਢਲੀਆਂ ਵਾਪਰੀਆਂ ਤੇ ਵੇਖੀਆਂ ਚਾਖੀਆਂ ਦਾ 
ਇਜ਼ਹਾਰ ਆਪੂੰ ਆਪ ਲੋਕ ਕਹਾਣੀਆਂ ਦੇ ਰੂਪ ਵਿਚ ਢਲ ਜਾਂਦਾ ਏ । ਅਜਿਹੀ ਮੁਢਲੀ 
ਇਨਸਾਨੀ ਸੁਰਤ ਹਯਾਤ ਤੇ ਜੱਗ ਦੇ ਭੇਤ ਖੋਲ੍ਹਣ, ਜਜ਼ਬੇ ਤੇ ਕਰਕ ਦਾ ਜਾਦੂ ਵੇਖਣ, 
ਸਮਝ ਤੇ ਬੁੱਧ ਦਾ ਇਜ਼ਹਾਰ ਕਰਨ ਤੇ ਨਿੱਤ ਦਿਹਾੜੇ ਦੇ ਮਸਲਿਆਂ ਝੇੜਿਆੰ ਤੇ 
ਵਖੜਿਆਂ ਉਤੇ ਸੋਚਣ ਤੇ ਵਿਚਾਰਨ ਦਾ ਇਕ ਰਲਿਆ ਮਿਲਿਅ' ਤੇ ਅਜਿਹਾ ਢੰਗ 
ਏ ਜਿਹੜਾ ਬੰਦੇ ਦੀ ਸੁਰਤ ਦੀ ਸੈ'ਕੜਿਆਂ ਵਰ੍ਹਿਆਂ ਦੀ ਸਾਂਝੀ ਮਿਹਨਤ ਤੋ ਜਿੰਨ੍ਹਾਂ ਪਾਰੋ' 
ਅਖੀਰ ਲੌਕ ਕਹਾਣੀਆਂ ਦਾ ਭੇਸ ਵਟਾ ਲੈਦਾ ਏ । 

ਜਾਪਦਾ ਏ ਜੇ ਮੁਢਲੀ ਇਨਸਾਨੀ ਰਹਿਤਲ ਵਿਚ ਕਬੀਲਿਆਂ ਦੇ ਆਪੋ ਵਿਚ ਦੇ 
ਚੜ੍ਹਤਲ ਧਾਵੇ ਤੇ ਸ਼ਿਕਾਰਾਂ ਖੇਡਾਂ ਤੇ ਛਿੰਝਾਂ ਰਾਸਾਂ ਦੇ ਵੇਰਵੇ ਆਪੇ ਆਪ ਲੌਕ ਕਹਾਣੀਆਂ 


4 


ਦੇ ਰੂਪ ਵਿਚ ਢਲ ਗਏ ਹੋਵਣਗੇ । ਜਦੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੁਰਖਾਂ 
ਦੇ ਕਾਰਨਾਮ ਯਾਦ ਰੱਖਣ ਦਾ ਵਕੂਫ ਆਇਆ ਹੋਸੀ ਤੇ ਆਪਣੇ ਵਡਿੱਕਿਆਂ ਦੀਆਂ 
ਗੱਲਾਂ ਕਰਕੇ ਤੇ ਬਾਤਾਂ ਪਾ ਕੇ ਉਹ ਆਪਣੇ ਬਾਰੇ ਵੀ ਰੌਣਕ ਵਧਾਂਦੇ ਹੌਸ5 । ਏਸ ਕਰਕੇ ਇਹ 
ਗੱਲ ਢੁਕਦੀ ਏ ਜੇ ਕੋਈ ਵੀ ਲੋਕ ਕਹਾਣੀ ਕਿਸੇ ਵੀ ਇਕ ਜ਼ਿਹਨ ਦੀ ਘੜਤ ਨਹੀ; 
ਸਗ ਸਮੋ' ਸਮੇ' ਵਿਚ ਹਰ ਕਹਾਣੀ ਦੇ ਮਹੱਲਾਂ ਦੇ ਪੁਰਾਣੇ ਕਿੰਗਰੇ ਭੁਰਦੇ ਰਹੇ ਤੇ ਨਵੇ” ਮੋਤੀ 
ਜੜੇ ਜਾਂਦੇ ਰਹੇ । ਹਰ ਲੋਕ ਕਹਾਣੀ ਅੱਜ ਦੇ ਇਨਸਾਨ ਤੀਕ ਸੈ'ਕੜਿਆਂ ਸਗੋ” ਹਜ਼ਾਰਾਂ 
54 ਸਿਰਜਣਾ 


ਵਰ੍ਹਿਆਂ ਦਾ ਪੰਧ ਕਰਕੇ ਅੱਪੜੀ ਏ ਤੇ ਹਰ ਪੀੜ੍ਹੀ ਨੇ ਅਗਲੋ ਪੌਸ਼ ਨੂੰ ਲੌਕ ਕਹਾਣੀ ਦਾ 
ਵਿਰਸਾ ਇਕ ਅਮਾਨਤ ਜਾਣਕੇ ਸੌਪਿਆ ਏ । ਹਰ ਲੋਕ ਕਹਾਣੀ ਅਣ ਮਿਥਿਆਂ ਲੌਕਾਂ ਦੀ 
ਸਾਂਝੀ ਘੜਤ ਦਾ ਸਿੱਟਾ ਵੀ ਆਖੀ ਜਾ ਸਕਦੀ ਏ । 

ਲੌਕ ਕਹਾਣੀ ਪੁਰਾਣੀ ਤੋ" ਪੁਰਾਣੀ ਇਨਸਾਨੀ ਵਸੋ' ਵਿਚ ਵੀ ਲੱਭ ਜਾਂਦੀ ਏੇ ਤੇ 
ਏਸ ਵਿਚ ਮੁਢ ਕਦੀਮ ਤੋ' ਇਕ ਤਰ੍ਹਾਂ ਦੇ ਡਰਾਮੇ ਦਾ ਢੰਗ ਹੋ'ਵਦਾ ਏ । ਭਾਵੇ” 
ਤੇ ਏਸੇ ਕਰਕੇ ਡਰ'ਮੇ ਦੇ ਸੁਭਾਅ ਦਾ ਮੁੱਢ ਵੀ ਅਸਲ ਲੌਕ ਕਹਾਣੀਆਂ ਦੇ ਸੁਭਾਅ 
ਉਤੇ _ਈ ਬੱਝਾ ਏ । ਡਰਾਮੇ ਦਾ ਸਾਕ ਵੀ ਹਯਾਤੀ ਨਾਲ ਉਨਾ ਹੀ ਗੂੜ੍ਹਾ 
ਭਹਵਾਂ ਏ ਜਿੰਨਾ ਲੌਕ ਕਹਾਣੀ ਦਾ । ਸਾਹਮਣੇ ਦੀ ਤੇ ਪੁਰਾਣੀ ਜ਼ਿੰਦਗੀ ਦੋਹਾਂ ਨੂੰ 
ਜੀਰਕੇ ਨਵੀਂ” ਦਾ ਥਹੁ ਪਤਾ ਦੱਜਣ ਦਾ ਕੌਮ ਡਰਾਮਾ ਵੀ ਉਸੇ ਈ ਤਰ੍ਹਾਂ ਕਰਦਾ ਏਂ 
ਜਿਸ ਤਰ੍ਹਾਂ ਲੋਕ ਕਹਾਣੀਆਂ । ਧੁਰੇ" ਲੈਕੇ ਅੱਜ ਤਾਈ" ਜ਼ਹੂਰ ਵਿਚ ਆਵਣ ਵਾਲੇ ਵਕਏ 
ਕਿਸੇ ਨਾ ਮੁਕਣ ਵਾਲੇ ਡਰਾਮੇ ਦੀਆਂ ਹੀ ਵੰਨ ਸੁਵੈਨੀਆਂ ਝਾਕੀਆਂ ਜਾਪਦੇ ਨੇ ਜਿਸ ਵਿਚ 
ਬਦਾ ਆਪ ਈ ਤਮਾਸ਼ੇ ਕਰਦਾ ਵੀ ਏ ਤੇ ਤਮਾਸ਼ਾ ਵੇਖਦਾ ਵੀ ਏ । ਜਿਵੇ ਡਰਾਮਾ 
ਉਪਰਲੀਆਂ ਗੱਲਾਂ ਤੇ ਅੰਦਰਲੀਆਂ ਬਾਤਾਂ ਦਾ ਇਕ ਮਾਅਨੀਦਾਰ ਰਲਾ ਏ ਉਸੇ ਤਰ੍ਹਾਂ 
ਲੌਕ ਕਹਾਣੀ ਦਾ ਕੱਚਾ ਮਾਲ ਵੀ ਹਯ'ਤੀ ਦੇ ਸਟੇਜ ਉਪਰ ਖਿਕਰਿਆ ਪਿਆ ਏ ਜੀਹਨੂੰ 
ਵਸੇਬ ਦੀਆਂ ਲੌੜਾਂ ਤੇ ਸੁਭਾਵਾਂ ਮੁਤਾਬਕ ਨਜ਼ਮ ਤੇ ਨਸਰ ਦੋਹਾਂ ਵਿਚ ਗੁੰਨ੍ਹ ਕੇ ਲੋਕ 
ਕਹਾਣੀ ਢਾਲੀ ਜਾ ਸਕਦੀ ਏ । ਲੋਕ ਕਹਾਣੀਆਂ ਵਿਚ ਹਯਾਤੀ ਦੀਆਂ ਮੂਰਤਾਂ ਵੀ ਨੇ ਤੇ 
ਹਯਾਤੀ ਦੇ ਮਸਲੋਂ ਵੀ ਨੇ ਤੇ ਕਿਤੇ ਕਿਤੇ ਇਹਨਾਂ ਮਸਲਿਆਂ ਦੀ ਗੁਝਲ ਖੋਲ੍ਹਣ ਦਾ 
ਯਤਨ ਵੀ ਏ। 

ਬੈਦੇ ਦੀ ਹਯ'ਤੀ ਤੋ ਵਧਕੇ ਸੋਹਣੀ ਤੇ ਸੁਲਖਣੀ ਸ਼ੈ ਏਸ ਜੱਗ ਵਿਚ ਭਾਵੇ" ਤੇ 
ਹੋਰ ਕੋਈ ਨਹੀ” । ਹਯਾਤੀ ਦੇ ਏਸ ਸੁਹਣੱਪ ਦੇ ਰੰਗ ਇਨਸਾਨ ਨੇ ਹਮਦਰਦੀ ਤੇ ਖੈਰ 
ਖਵਾਹੀ ਦੇ ਜਜ਼ਬਿਆਂ ਨਾਲ ਹੋਰ ਉਘੇੜੇ ਨੇ ਤੇ ਹਯਾਤੀ ਦੇ ਏਸ ਸਾਰੇ ਖੇਡ ਤਮਾਸ਼ੇ ਅੰਦਰ 
ਮਾਅਨੀ ਮਤਲਬ ਭਰਕੇ ਆਪਣੀ ਹਵਾੜ ਤੇ ਹੁੱਸੜ ਲੋਕ ਕਹਾਣੀਆਂ ਰਾਹੀ' ਕੱਢੇ ਨੇ । ਏਸੇ 
ਪਾਰੋ ਆਖਦੇ ਨੇ ਜੋ ਲੋਕ ਕਹਾਣੀਆਂ ਪੁਰਾਣੇ ਜਾਂਗਲੀ ਇਨਸਾਨ ਦੀ ਨਫਸੀਅਤ ਦਾ 
ਮੁਹਾਂਦਰਾ ਉਘੇੜਦੀਆਂ ਨੇ ਕਿਉ” ਜੇ ਅੱਜ ਦੇ ਨਵੇ' ਤੇ ਆਪਾ ਧਾਪੀ ਦੇ ਸਮੇ' ਵਿਚ ਨਿੱਕੇ 
ਵੱਡੇ ਮਰਦ ਔਰਤ ਸਾਰੇ ਲੋਕ ਕਹਾਣੀਆਂ ਏਸ ਗਹੁ ਨਾਲ ਸੁਣਦੇ ਨੇ ਪਈ ਆਪਣੇ ਆਪ ਨੂੰ 
ਪੂਰੇ ਸਾਰੇ ਉਸ ਵਿਚ ਗੁੰਮ ਕਰ ਦੇ'ਦੇ ਨੇ । ਜਦੋ ਵੀ ਕੋਈ ਬਾਲ ਦਾਦੀ ਦੇ ਗੋਡੇ ਮੁਢ 
ਬਹਿਕੇ ਜਾਂ ਕੋਈ ਜਵਾਨ ਦਾਰੇ ਵਿਚ ਕਿਸੇ ਵਡਿੱਕੋ ਦੇ ਮੂੰਹੋ ਕੋਈ ਲੋਕ ਬਾਤ ਜਾਂ ਲੌਕ 
ਕਹਾਣੀ ਸੁਣਦਿਆਂ ਸੁਣਦਿਆਂ ਕਹਾਣੀ ਆਖਣ ਵਾਲੇ ਦੇ ਚਾਣਚੱਕ ਚੁੱਪ ਕਰ ਜਾਣ ਉਤੇ 
ਉਭੜਵਾਹੇ ਪੁੱਛਦਾ ਏ ''ਫੇਰ ਕੀ ਹੋਇਆ ਤੇ ਅਸਲ ਵਿਚ ਉਹ ਹਯਾਤੀ ਦੇ ਤੋੜ ਵਿਚ 
ਆਪਣੇ ਕੈਮ ਕਿਰਦਾਰ ਦਿਆਂ ਅਣ ਬੁੱਝਿਆਂ ਖੂੰਜਿਆਂ ੜਾਈ' ਅੱਪੜਦਾ ਏ ਜਾਂ ਅੱਪੜਨ 
ਦੀ ਸੱਧਰ ਨੂੰ ਜਗ'ਉੱਦਾ ਏ, ਉਹ ਖੂੰਜੇ ਜਿਹੜੇ ਉਹਦੀ ਸ਼ਖਸੀਅਤ ਦੇ ਅੰਦਰ ਲੁਕੇ ਟੋਏ 
ਹੁੰਦੇ ਨੇ । 

ਬੰਦੇ ਦੇ ਸੁਰਤ ਸ਼ਉਰ ਮਾਦੀ ਹਯਾਤੀ ਨਾਲ ਟਾਕਰੇ ਪਾਰੋ ਹਵਾਸ ਤੇ ਹਵਸ ਦੇ 
ਸਿਰਜਣਾ 55 


੦12 07 


ਸਿੱਟੇ ਵਿਚ ਲੱਭੀ ਹੋਈ ਵਾਪਰੀ ਰਾਹੀ' ਨਿੱਸਰੇ ਤੇ ਪੰਗਰੇ, ਤੇ ਸੁਰਤ ਸ਼ਉਰ ਅਸਲ ਪੱਧਰ 
ਉਤੇ ਆਏ । ਪਰ ਏਸ ਪੱਧਰ ਉੱਤੇ ਅੱਪੜਕੇ ਉਸ ਆਪਣੀ ਪੁੰਗਿਆਰ ਦਾ ਪਹਿਲਾ ਇਜ਼ਹ'ਰ 
ਜਿਸ ਤਰੀਕੇ ਨਾਲ ਕੀਤਾ ਉਹ ਏਹੋ ਲੋਕ ਕਹਾਣੀਆਂ ਸਨ । ਸਾਰੇ ਜੱਗ ਦੀਆਂ ਬੋਟੀਆਂ ਤੇ 
ਜ਼ਬਾਨਾਂ ਦੇ ਮੁਢਲੇ ਅਦਬ ਦੀ ਨੀ'ਹ ਕਥਾ ਕਹਾਣੀ ਉਤੇ ਹੈ ਤੇ ਹਰ ਕਥ' ਕਹਾਣੀ ਦੀ ਉਸਾਰੀ 
ਆਪ ਲੋਕ ਕਹਾਣੀਆਂ ਉਤੇ ਹੋਈ ਹੈ । ਸੋ ਇਹ ਮਿਥੀ ਹੋਈ ਗੱਲ ਏ ਪਈ ਲੋਕ ਕਹਾਣੀਆਂ 
ਈ ਇਨਸਾਨ ਦਾ ਉਹ ਪੁਰਾਣਾ ਵਿਰਸਾ ਨੇ ਜਿਸਦੇ ਖਿਲਾਰ ਪੁਲਾਰ ਉਤੇ ਅਗਾਂਹ ਜਾ ਕੇ 
ਸਹਿਜੇ ਸਹਿਜੇ ਉਚੇ ਤੇ ਸੁੱਚੇ ਅਦਬ ਦੇ ਰਦੇ ਰਖੇ ਜਾਂਦੇ ਨੇ ਤੇ ਸੋਚ ਫਿਕਰ ਦੀਆਂ ਨਵੀਆਂ 
ਤੇ ਸੱਜਰੀਆਂ ਰਾਹਵਾਂ ਉਲੀਕੀਆਂ ਜਾਂਦੀਆਂ ਨੇ । ਲੋਕ ਕਹਾਣੀਆਂ ਦੀ ਬੁਣਤਰ ਇਨਸਾਨੀ 
ਸੁਰਤ ਦੀ ਉਸ ਪੱਧਰ ਤੋਂ" ਅਗਾਂਹ ਦੀ ਗੱਲ ਏ ਜਦੋ“ ਮਰਦ ਤੇ ਜ਼ਨਾਨੀ ਰਲਕੇ ਫਿਤਰਤ 
ਨੂੰ ਜਿੱਤ ਲੈਣ ਦੇ ਕੈਮ ਵਿਚ ਰੁੱਝੇ ਹੋਏ ਨੇ । ਇਹ ਤਾਂ ਲੋਕਾਈ ਦੇ ਉਸ ਸਮੇ' ਦਾ ਸਿੱਟਾ ਨੰ 
ਜਦੋਂ” ਜ਼ਨਾਨੀ ਨੂੰ ਬਾਹਰ ਦੀ ਹਯਾਤੀ ਦੇ ਰੌਲੇ ਰੱਪੇ ਤੋ ਵੱਖ ਕਰਕੇ ਵੇਖਿਆ ਪਿਆ ਜਾਂਦਾ 
ਸੀ । ਤਾਹੀਉ' ਅੱਜ ਜਦੋ ਮਰਦ ਤੇ ਜ਼ਨਾਨੀ ਇਕ ਵਾਰੀ ਮੁੜ ਰਲਕੇ ਫਿਤਰਤ ਨੂੰ ਜਿੱਤਣ 
ਦੇ ਉਪਰਾਲੇ ਤੇ ਦਾਅਵੇ ਪਏ ਕਰਦੇ ਨੇ, ਲੌਕ ਕਹਾਣੀਆਂ ਦੀ ਪੁੀੰਗਿਆਰ ਖਲੋ ਗਈ ਏ, 
ਤੇ ਸ਼ਾਇਦ ਇਹਨਾਂ ਦਾ ਕਦਰ ਆਦਰ ਵੀ ਅੱਗੇ ਜਿਹ' ਨਹੀ” ਰਿਹਾ । ਉੱਝ ਭਾਵੇ" ਇਹ 
ਲੋਕ ਕਹਾਣੀਆਂ ਈ ਨੇ ਜਿਹੜੀਆਂ ਹਰ ਸਮੇ ਦੇ ਉੱਚੀ ਪੱਧਰ ਦੇ ਅਦਬ ਦੀਆਂ ਜੜਾਂ 
ਹੋਦੀਆਂ ਨੇ ਕਿਉਜੇ ਇਨਸਾਨੀ ਜ਼ਿਹਨ ਦੇ ਮੁਢਲੇ ਜੁੜਵੇ' ਵ£ਫ਼ਾਂ ਤ ਗੁਣਾਂ ਦਾ 
ਇਜ਼ਹਾਰ ਵੀ ਇਹਨਾਂ ਈ ਕੀਤਾ ਏ । ਠੀਕ ਪਈ ਲੌਕ ਕਹਾਣੀਆਂ ਬੋਦੇ ਦੇ ਭਰਵੇ' ਵਿਚਾਰਾਂ 
ਦਾ ਅਦਬ ਨਹੀ” ਹਨ, ਪਰ ਮੰਨਣਾ ਪੈਸੀ ਜੇ ਇਹ ਬੋਦੇ ਦਾ ਜਮਾਲਿਆਤੀ ਤੇ ਰੁਮਾਨ 
ਵਿਰਸਾ ਜ਼ਰੂਰ ਹਨ । 

ਲੋਕ ਕਹਾਣੀਆਂ ਦੀ ਪਰਖ ਪੜਚੋਲ ਮਜ਼ਹਬ, ਜ਼ਬਾਨ ਤੇ ਦੇਵਮਾਲਾ ਦੀ ਪਰਖ 
ਪੜਚੋਲ ਵਾਰ੍ਹੀ ਕੋਈ ਸਾਇੰਸੀ ਢੱਬ ਦੀ ਸ਼ੈ ਤੇ ਨਹੀ ਪਰ ਫੇਰ ਵੀ ਵਸੇਬ ਤੇ ਲੋਕਾਈ ਦੀ 
ਪਰਖ ਪੜਚੋਲ ਚੌਗੀ ਚੀਜ਼ ਜ਼ਰੂਰ ਹੈ । ਅਸਲ ਵਿਚ ਲੌਕ ਕਹਾਣੀਆਂ ਲੋਕਾਈ ਦੇ ਇਲਮ 
ਦਿਆਂ ਵੈਨ ਸੁਵੇਨੇ ਪੱਖਾਂ ਨੂੰ ਇਕ ਮਿਕ ਤੇ ਪਨਿਆਂ ਪੀਡਿਆਂ ਕਰਨ ਵਿਚ ਸਹਾਇਤਾ 
ਕਰਦੀਆਂ ਨੇ । ਇਹਨਾਂ ਦਾ ਉੱਝ ਤੇ ਭਾਵੇੱ' ਕੋਈ ਤਵਾਰੀਖੀ ਮੁਰਾਤਬਾ ਵੀ ਨਹੀ' ਹੁੰਦਾ 
ਪਰ ਇਹਨਾਂ ਦੀ ਪਰਖ ਤਵਾਰੀਖੀ ਅੱਖ ਨਾਲ ਕੀਤੀ ਜਾ ਸਕਦੀ ਏ ਤੇ ਕੀਤੀ ਜਾਂਦੀ ਏ 
ਤਾਂ ਜੇ ਬੰਦੇ ਨੂੰ ਉਹਨਾਂ ਹਕੀਕਤਾਂ ਦਾ ਥਹੁ ਪਤਾ ਲਗ਼ਦਾ ਰਹੇ ਜਿੰਨ੍ਹਾਂ ਉਪਰ ਇਹਨਾਂ 
ਕਹਾਣੀਆਂ ਦਾ ਧੌਲਰ ਉਸਰਦਾ ਏ ਤੇ ਇਝ ਪੀੜ੍ਹੀਓ ਪੀੜੀ ਇਹ ਲੌਕ ਕਹਾਣੀਆਂ 
ਰਹਿਤਲ ਦਾ ਵਿਰਸਾ ਬਣਕੇ ਲੱਗੀਆਂ ਤ੍ਰਰੀਆਂ ਜਾਂਦੀਆ ਨੇ । ਕਿਉ'ਜੇ ਲੋਕ ਕਹਾਣੀਆਂ 
ਰਹਿਤਲ ਦੇ ਰਹੀ” ਤਵਾਰੀਖ ਦਾ ਹਿੱਸਾ ਬਣ ਜਾਂਦੀਆਂ ਨੇ, ਤਵਾਰੀਖ ਰਾਗ ਰਹਿਤਲ 
ਦਾ ਪੱਖ ਨਹੀ ਬਣਦੀਆਂ ਲੋਕ ਕਹਾਣੀਆਂ ਵਿਚ ਤਵਾਰੀਖ ਦੀ ਪਕਿਆਈ ਤੇ ਪੀਡ ਪਨ 
ਨਹੀ' ਹੁੰਦਾ । ਏਸੇ ਲਈ ਇਹਨਾਂ ਨੂੰ ਵੱਖੋ ਵੱਖ ਜ਼ਬ'ਨਾਂ ਤੇ ਵੱਖੋ ਵੱਖ ਜ਼ਿਹਨ, ਵੱਖੋ ਵੱਖ 
ਸਮਿਆਂ ਵਿਚ ਵੱਖੋ ਵੱਖ ਢੰਗਾਂ ਨਾਲ ਪੇਸ਼ ਕਰਦੇ ਰਹਿੰਦੇ ਨੇ ਤੇ ਇਹ ਦੁਨੀਆਂ ਵਿਚ ਨਾਵਾਂ 
ਤੇ ਇਲਾਕਿਆਂ ਦੋ ਹੇਰ ਫੇਰ ਨਾਲ ਨਵੇ” ਨਵੇ ਰੂਪ ਵਟਾਕੇ ਸਾਹਮਣੇ ਆਉ'ਦੀਆਂ ਨੇ । 
56 ਸਿਰਜਣਾ 


ਆਪਣੇ ਖਿਲਾਰ ਵਿਚ ਭਾਵੇ ਇਹ ਵੱਖੋ ਵੱਖ ਜਾਪਣ ਪਰ ਆਪਣੀ ਤਾਸੀਰ ਵਿਚ ਇਹ 
ਸਭਨੀ' ਥਾਈ' ਲਗ ਪਗ ਇਕੋ ਜਿਹੀਆਂ ਨੇ । ਤਾਹੀਓ” ਇਹਨਾਂ ਤੋ ਈ ਪੱਕੀਆਂ ਅਦਬੀ 
ਕਦਰਾਂ ਫੁਟਦੀਆਂ ਨੇ, ਕਿਉ'ਜੇ ਅਦਥ ਵਾਪਰੀ ਤੇ ਇਹਦੇ ਸਿੱਟੇ ਵਿਚ ਉਘੜਨ ਵਾਲੇ 
ਜਜ਼ਬਿਆਂ, ਕਰਕਾਂ ਤੇ ਵਿਚਾਰਾਂ ਦੇ ਫਨੀ ਇਜ਼ਹਾਰ ਤੋ ਵੱਖ ਛੇਕੜ ਹੋਰ ਕੀ ਏ । 

ਅੱਜ ਦੇ ਅਦਬ ਵਿਚ ਨਾਵਲ, ਅਫਸਾਨਾ, ਡਰਾਮਾ, ਕਥਾ, ਮਸਨਵੀ ਤੇ ਸਫਰਨਾਮੇ 
ਜਿਹੀਆਂ ਸਾਰੀਆਂ ਵੰਡਾਂ ਕਿਸੇ ਨਾ ਕਿਸੇ ਤਰ੍ਹਾਂ ਲੋਕ ਕਹਾਣੀਆਂ ਦੇ ਅਪ ਮੁਹਾਰੇ ਤੇ 
ਬੇਲੇ ਵਿਚ ਉੱਗੇ ਹੋਏ ਜੰਗਲੀ ਬੂਟੇ ਦੇ ਈ ਰੈਗ ਬਰੇਗੇ ਤੇ ਵਨ ਸੁਵੈਨੇ ਫੁਲ ਕਲੀਆਂ ਨੇ । 
ਰਾਮਾਇਣ, ਮਹਾਂਭਾਰਤ, ਇਲੀਅਡ, ਓਡੀਮ, ਸ਼ਾਹਨਾਮੇ, ਇਸੀਪ ਦੀਆਂ ਬਾਤਾਂ, ਤਿਰੀ 
ਪਤਾਕਾ, ਗਥ/, ਪੰਝ ਤੰਤਰ, ਕਲੀਲਾ ਦਮਨ!, ਅਲਫਲੋਲਾ, ਹਿਤਪੁਦੇਸ਼ ਤੇ ਅਜਿਹੀਆਂ 
ਹੋਰ ਕਿਤਾਬਾਂ ਜਿਹੜੀਆਂ ਅੱਜ ਉਚੀ ਪੱਧਰ ਦਾ ਅਦਬ ਮਿਬੀਆਂ ਜਾਂਦੀਆਂ ਨੇ, ਆਪਣੀ 
ਅਸਲ ਵਿਚ ਲੋਕ ਕਹਾਣੀਆਂ ਤੇ" ਵੱਖ ਕੁਝ ਹੋਰ ਨਹੀ ਹਨ । 

ਲੋਕ ਕਹ'ਣੀ ਬੜੀ ਸੌਖ ਨਾਲ ਏਸੇ ਕਰਕੇ ਸਾਦ ਮੁਰਾਦੀ ਰਹਿਤ ਬਹਿਤ ਤੇ ਵਸੋ' 
ਦਾ ਅੰਗ ਬਣ ਜਾਂਦੀ ਏ ਕਿਉ'ਜੇ ਇਹ ਹਮੇਸ਼ਾ ਮਨ ਪਰਚਾਵੀ, ਤਿੱਖੀ, ਅਚਰਜ, ਨਿਵੇਕਲੀ 
ਤੇ ਮਨ ਨੂੰ ਮੋਹ ਲੈਣ ਵਾਲੀ ਹੁੰਦੀ ਏ । ਇਹ ਤੇ ਲੋਕ ਕਹਾਣੀ ਦਾ ਉਹ ਵਸਾਹ ਏ ਜਿਹੜਾ 
ਹੌਲੀ ਹੌਲ) ਪੂਰੀ ਲੋਕਾਈ ਵਿਚ ਪੱਕੀਆਂ ਪੀਡੀਆਂ ਕਹਾਣੀਆਂ ਜੇਹਾ ਢਬ ਉਘੋੜ ਦੇ'ਦਾ 
ਏ । ਨਹੀ” ਤੇ ਲੌਕ ਕਹਾਣੀਆਂ ਨਾ ਤੇ ਅਜਿਹੀਆਂ ਸਚਾਈਆਂ ਹੁੰਦੀਆਂ ਨੇ ਜਿੰਨ੍ਹਾਂ ਦੀ 
ਤਸਦੀਕ ਹੋ ਸਕੇ ਤੇ ਨਾ ਈ ਇਹਨਾਂ ਲਈ ਉਚੇਚ ਨਾਲ ਦਲੀਲ ਲੱਭਕੇ ਲਿਆਈ ਜਾ 
ਮਕਦੀ ਏ । ਕਿਉ” ਜੇ ਇੰਝ ਕੀਤਿਆਂ ਇਹਨਾਂ ਅੰਦਰ ਸੋਨਤ ਤੋਂ ਰਮਜ਼ ਵਾਲੀ ਗੱਲ ਈ 
ਮੁੱਕ ਜਾਂਦੀ ਏ । 

ਲੋਕ ਕਹਾਣੀ ਆਮ ਤੌਰ 'ਤੇ ਬੋਲ ਚਾਲ, ਨਿਰ) ਪੁਰੀ ਖਿਆਲੀ, ਬੇਬਸੀ ਤੇ 
ਬੋਮਕਸਦੀ ਸ਼ੈ ਈ ਨਹੀ' ਹੁੰਦੀ ਜੀਹਦਾ ਬਦ ਦੀ ਹਯਾਤੀ ਨਾਲ ਉੱਕਾ ਕੋਈ ਵਾਸਤਾ ਈ 
ਨਾ ਹੋਵੇ ਸਗੋ ਇਹ ਤਾਂ ਬੇਦੇ ਦੇ ਵਿਚਰ ਦੀ ਪੁੰਗਿਆਰ ਦੀ ਜੰਜੀਰੀਦ'ਰ ਤਵ:ਰੀਖ ਦੀਆਂ 
ਮੁਢਲੀਆਂ ਕੜੀਆਂ ਵਿਚੋ ਇਕ ਕੜੀ ਏ । ਉਸ ਸਮੇ" ਵੀ ਜਦੋ ਇਨਸਾਨ ਦੀ ਸੁਰਤ 
ਵਿਚ ਅਜੇ ਡੂੰਘ ਜਾਂ ਉਚ ਉਡਾਰੀ ਨਹੀ' ਸੀ ਆਈ ਸਗੋ” ਉਹਦੀ ਸਮਝ ਬੁੱਧ ਸਿੱਧ ਪੱਧਰੀ 
ਸੀ ਤੇ ਉਹਦੇ ਅੰਦਰ ਕੋਈ ਵਲ ਫਰੇਬ ਨਹੀ” ਹਾ । ਦਰੁਸਤ ਏ ਪਈ ਅਸੀ ਆਪਣੀਆਂ 
ਲੋਕ ਕਹਾਣੀਆਂ ਨੂੰ ਨਿਰੀ ਪੁਰੀ ਤੇ ਸਮਝੀ ਮਿਥੀ ਹੋਈ ਤਵ'ਰੀਖ ਤਾਂ ਨਹੀ" ਆਖ ਸਕਦੇ, 
ਕਿਉ” ਜੇ ਇਹ ਕਹਾਣੀਆਂ ਓਸ ਸਮੇ" ਦੇ ਇਨਸਾਨਾਂ ਦੀ ਸਾਂਝੀ ਘੜਤ ਨੇ ਜਦੋ” ਤਵਾਰੀ4 
ਤੇ ਵਸੇਬ ਦੀ ਸੁਰਤ ਅੱਜ ਵਾਂਗ੍ਰੰ ਅਜੇ ਉਘੜੀ ਨਹੀਂ" ਸੀ ਤੋ ਕਿਸੇ ਕੱਚੀ ਪਿਲੀ ਪੱਧਰ 
ਉਤੇ ਈ ਸੀ ਤ ਬੰਦੇ ਦਾ ਵਸੇਬ ਵਹਿਮਾਂ ਤੇ ਡਰ ਖੌਫ ਜਾਂ ਗ੍ਰੰਝਲਾਂ ਵਿਚ ਫ਼ਾਥਾ ਹੋਇਆ 
ਸੀ। ਪਰ ਫੇਰ ਵੀ ਇਨਸਾਨ ਦੇ ਮੁਢਲੇ ਵਸੇਬ ਬਾਰ ਲੋਕ ਕਹਾਣੀਆਂ ਜਿਹੜ) ਸੈਨਤ 
ਮਾਰਦੀਆਂ ਨੇ, ਉਹਦੀ ਲੋਕਾਈ ਦੀ ਵਸੋ” ਦੀ ਤਵਾਰੀਖ ਵਿਚ ਕੋਈ ਘੱਟ ਅਹਿਮੀਅਤ 
ਨਹੀ' । ਲੋਕ ਕਹਾਣੀਆਂ ਸਾਦ ਮੁਰਾਦੇ ਇਨਸਾਨ ਦੇ ਨਿਰੇ ਪੁਰੇ ਸੁਫਨਿਆਂ ਦੀਆਂ ਬਾਤਾਂ 
ਈ ਨਹੀ ਪਾਉ'ਦੀਆਂ ਸਗੋ ਸੋਚ ਵਿਚਾਰ, ਰੀਤ ਰਸਮ, ਰਹਿਣ ਸਹਿਣ, ਵਹਿਮ, ਖੌਫ, 
ਸਿਰਜਣਾ 57 


ਸੱਧਰ ਚਾਅ ਤੇ ਦੀਨ ਧਰਮ ਬਾਰੇ ਵੀ ਮੁਆਦ ਕੱਠਾ ਕਰ ਲੈਂਦੀਆਂ ਨੇ । ਇਹਨਾਂ ਵਿਚ 
ਆਪਣੇ ਸਮੇ" ਦੇ ਸਮਾਜ ਦਾ ਪੂਰਾ ਪੂਰਾ ਝਲਕਾਰਾ ਦੇਖਿਆ ਜਾ ਸਕਦਾ ਏ, ਕਿਉ ਜੋ 
ਇਹ ਹਯਾਤੀ ਤੋਂ” ਬਹੂੰ ਨੇੜੇ ਹੁੰਦੀਆਂ ਨੇ ਤੇ ਇਹਨਾਂ ਵਿਚ ਸਮਝ ਤੇ ਬੁੱਧ ਦਾ ਦਰਸ ਅੱਖਰਾਂ 
ਤੇ ਗੱਲਾਂ ਨਾਲ ਈ ਨਹੀ“ ਸਗੌਂ' ਅਮਲਾਂ ਤੇ ਕੌਮਾਂ ਰਾਹੀ” ਦਿੱਤਾ ਜਾਂਦਾ ਏ । 

ਪੁਰਾਣਿਆਂ ਵੇਲਿਆਂ ਦੇ ਲੌਕ, ਲੋਕ ਕਹਾਣੀ ਅਜਿਹੇ ਹੁਲਾਰ ਵਿਚ ਸੁਣਾਉ'ਦੇ ਨੇ 
ਜੇ ਵੇਲੇ ਦੀਆਂ ਵੱਟਾਂ ਤੇ ਹੱਦਬੰਦੀਆਂ ਝਉਲੀਆਂ ਪੈ ਜਾਂਦੀਆਂ ਨੇ ਤੇ ਕੱਲ੍ਹ ਅੱਜ ਤੇ ਭਲਕ 
ਇਕ ਦੂਜੌ ਵਿਚ ਰਚ ਮਿਚ ਜਾਂਦੇ ਨੇ । ਪਰ ਅੱਜ ਦੇ ਮਨੁੱਖ ਨੇ ਲੋਕ ਕਹਾਣੀਆਂ ਵਿਚ 
ਵੇਲੋ ਦੀ ਉਚੇਚ ਨੂੰ ਉਘੇੜਿਆ ਏ ਤੇ ਵੇਲੋ ਦੀ ਵੰਡ ਨਿਖੇੜ ਕੇ ਰੱਖ ਦਿੱਤੀ ਏ, ਕਿਉ” 
ਜੇ ਅੱਜ ਦੀ ਮਾਦੀ ਉਨਤੀ ਵੇਲੇ ਦੀ ਰਝਲ ਨੂੰ ਭਾਰ ਜਾਣਦੀ ਏ । ਲੌਕ ਕਹਾਣੀਆਂ ਬਾਰੇ 
ਅੱਜ ਦੇ ਇਨਸਾਨ ਦੇ ਏਸ ਰਵਈਏ ਨੇ ਇਹਨਾਂ ਦੀ ਦੋਹ ਨੂੰ ਭੀੜ ਕੇ ਰੱਖ ਦਿੱਤਾ ਏ । 

- ਲੋਕ ਕਹਾਣੀਆਂ ਨੇ ਤਾਂ ਏਹਾ ਦਰਸ ਦਿੱਤਾ ਏ ਜੇ ਅਸੀ ਸਰੇ ਇਨਸਾਨ ਧੂਰੋ' 
ਇਕ ਦੂਜੇ ਦੇ ਨਾਲ ਪਰੁੱਤੇ ਹੋਏ ਤੇ ਨੱਥੀ' ਆਂ । ਏਸੇ ਕਰਕੇ ਲੋਕ ਕਹਾਣੀਆਂ ਲੋਕਾਈ 
ਦੇ ਸਾਂਝੇ ਸੁਪਨੇ ਹਨ ਜਿਹੜੇ ਸਾਦ ਮੁਗਦੇ ਲੌਕਾਂ ਦੇ ਅਦਰ ਠਾਰਦੇ ਨੇ ਤੇ ਜਿੰਨ੍ਹਾਂ ਨੂੰ 
ਵਿਸ਼ਾਰਕੇ ਕਿਸੇ ਵੀ ਧਰਤੀ ਦੇ ਬੰਦੇ ਆਪਣੀ ਰੂਹ ਤੋ ਬਿਗਾਨੇ ਬਣ ਜਾਂਦੇ ਨੇ । ਸਭਨਾਂ 
ਦੀ ਆਮ ਸੁਰਤ ਸੰਭਾਲ ਲੋੜਨ ਦਾ ਇਕ ਢੌਗ ਇਹ ਵੀ ਏ ਜੇ ਆਪਣੀਆਂ ਲੌਕ 
ਕਹਾਣੀਆਂ ਦਾ ਥਹੁ ਲ'ਇਆ ਜਾਵੇ । ਤੇ ਲੋਕ ਕਹਾਣੀਆਂ ਦੀ ਲੋੜ ਦੀ ਸੁਰਤ ਕਿਸੇ 
ਇਕ ਕਹਾਣੀ ਨੂੰ ਪੜ੍ਹ ਸੁਣਕੇ ਨਹੀ ਸਗੋ" ਲੋਕ ਕਹਾਣੀਆਂ ਦੀ ਪੂਰੀ ਲੜੀ ਦਾ ਥਹੁ ਖੋਜ 
ਲਾਕੇ ਈ ਹੋ'ਦੀ ਏ। ਗੱਲ ਕੀ ਆਮ ਸੁਰਤ ਸੰਭਾਲ ਜਾਂ ਕੌਮੀ ਰੂਹ ਦਾ ਥਹੁ ਖੁਰਾ 
8760616]281 ਦੀਆਂ ਸ਼ਕਲਾਂ ਤੋ ਈ ਲਗਦਾ ਏ ਜਿਹੜੀਆਂ ਅਸਲੋਂ ਕਿਸੇ ਕੌਮ ਦੀ ਵਸੋਂ 
ਤੇ ਰਹਿਤਲ ਦੀ ਹਯਾਤੀ ਵਿਚ ਇਕ ਸਾਕਾਚਾਰੀ ਤੇ ਗੰਢ ਤਰੁਪ ਕਰਦੀਆਂ ਨੇ । ਨਾਲੋਂ 
ਕੌਮ ਨੂੰ ਕੌਮ ਦਾ ਢਾਂਚਾ ਬਖਸ਼ਦੀਆਂ ਨੇ । ਲੋਕ ਕਹਾਣੀਆਂ ਅੱਜ ਦੇ ਕਰਕੀ ਬੰਦੇ ਦੇ ਇੰਝ 
ਵੀ ਕੌਮ ਆ ਸਕਦੀਆਂ ਨੇ ਜੇ ਉਹਨੂੰ ਇਹਨਾਂ ਕਹਾਣੀਆਂ ਦੇ ਵਾਸਤੇ ਨਾਲ ਆਪਣੀ ਰੂਹ 
ਦੀਆਂ ਡੂੰਘਾਂ ਵਿਚ ਝਾਤੀਆਂ ਮਾਰਨ ਦਾ ਵਿਹਲ ਲੱਭ ਸਕਦਾ ਏ । 

ਲੌਕ ਕਹਾਣੀਆਂ ਵਿਚ ਵੱਡਿਆਂ ਲੋਕਾਂ ਦੀ ਨਸਲ ਦਾ ਰਿਸ਼ਤਾ ਕੌਮੀ ਸੂਰਮਿਆਂ ਤੇ 
ਦਲੇਰਾਂ ਵਰਿਆਮਾਂ ਨਾਲ ਤੋਂ ਸ਼ਾਹ ਬਹਿਰਾਮਾਂ ਨਾਲ ਜੋੜਿਆ ਜਾਂਦਾ ਏ । ਜੀਹਦੇ ਸਿੱਟੇ 
ਵਿਚ ਕਈ ਨਿੱਕੀਆਂ ਮੋਟੀਆਂ ਜਾਅਲਸਾਜ਼ੀਆਂ ਵੀ ਇਹਨਾਂ ਕਹਾਣੀਆਂ ਦੀ ਬਣਤਰ ਵਿਚ 
ਬੁਣੀਆਂ ਜਾਂਦੀਆਂ ਨੇ । ਅਜਿਹੀਆਂ ਲੌਕ ਕਹਾਣੀਆਂ 'ਤੇ ਪਵਿਤੱਰਤਾ ਦੀ ਰੈਗਣ ਵੀ 
ਚੜ੍ਹ ਜਾਂਦੀ ਏ । ਇਹਨਾਂ ਦੇ ਹੀਰੋ ਨੂੰ ਸੁਖਾਲਾ ਈ ਸਿਆਣਿਆ ਜਾ ਸਕਦਾ ਏ ਕਿਉ ਜੋ 
ਇਹਨਾਂ ਦੇ ਹੱਥੀ' ਬਾਜ਼ੇ ਅਜਿਹੇ ਕੌਮ ਤੋੜ ਚੜਦੇ ਨੇ ਜਿਹੜੇ ਨਿਰੇ ਲੌਕ ਕਹਾਣੀਆਂ ਦੇ 
ਹੀਰੋਆਂ ਦੇ ਈ ਵੱਸ ਦੀ ਗੱਲ ਹੋਦੀ ਏ । ਏਸੇ ਕਰਕੇ ਵਧੇਰ ਲੋਕ ਕਹਾਣੀਆਂ ਉਪਰ 
ਮਾਫੂਕ ਉਲਫਿਤਰਿਤ ਗੱਲਾਂ ਦਾ ਪੌਖਾ ਤੇ ਤਕਦੀਰ ਪ੍ਰਸਤੀ ਦਾ ਅਸਰ ਹੋ'ਦਾ ਏ । ਜੋ ਯਾਰ 
ਬੇਲੀ ਹੀਰੋ ਦੀ ਸੰਗਤ ਛੱਡ ਜਾਣ ਤੇ ਲੌਕ ਕਹਾਣੀਆਂ ਵਿਚ ਵੰਨ ਸੁਵੰਨੇ ਪੰਖੋਰੂ ਤੇ ਪੰਛੀ 
ਜਿਵੇ ਘੋੜਾ, ਹਿਰਨ, ਮੈਨਾ, ਤੌਤਾ, ਮੋਰ, ਬਾਜ਼ ਤੋ ਸਾਰਸ ਏਥੋਂ ਤਕ ਪਈ ਬਾਜ਼ੇ ਰੁਖ ਵੀ, 
58 ਸਿਰਜਣਾ 


ਜਿਵੇ ਚੈਦਨ ਦਾ ਰੁੱਖ, ਔਖੇ ਵੇਲੇ ਇਹਦੇ ਕੰਮ ਆਉਂਦੇ ਨੇ । ਏਸੇ ਤਰ੍ਹਾਂ ਪਰੀਆਂ, ਭੂਤ, 
ਚੁੜੇਲਾਂ ਤੇ ਜਿੰਨ ਵੀ ਉਹਦੀ ਸਹ'ਇਤਾ ਨੂੰ ਅੱਪੜਦੇ ਨੇ । ਇਹ ਸਾਰੀ ਦੁਨੀਆਂ ਦੀ ਲੋਕ 
ਕਹਾਣੀਆਂ ਦਾ ਇਕ ਸਾਂਝਾ ਪੱਖ ਏ । 

ਲੋਕ ਕਹਾਣੀਆਂ ਦੀ ਵੰਡ ਦਾ ਕੋਈ ਅੰਤ ਈ ਨਹੀ” ਪਰ ਤਿੰਨ ਮੋਟੀਆਂ ਕਿਸਮਾਂ 
ਆਮ ਤੇ ਹਰ ਮੁਲਕ ਵਿਚ ਲੱਭ ਜਾਂਦੀਆਂ ਨੋ--ਇਕ ਦੇਵ ਮਾਲਾ ਦੀਆਂ ਲੋਕ ਕਹਾਣੀਆਂ 
ਦੂਜੇ ਕੱਚੀਆਂ ਤਵਾਰੀਖੀ ਲੌਕ ਕਹਾਣੀਆਂ ਤੇ ਤੀਜੇ ਹਾਸੇ ਖੁਸ਼ੀ ਵਾਲੀਆਂ ਲੋਕ ਕਹਾਣੀਆਂ । 
ਦੇਵ ਮਾਲਾਈ ਲੋਕ ਕਹਾਣੀਆਂ ਵਿਚ ਆਮ ਤੌਰ 'ਤੇ ਉਹਨਾਂ ਮੁਢਲਿਆਂ ਸਵਾਲਾਂ ਦਾ 
ਜਵਾਬ ਔੜਦਾ ਏ ਜਿਹੜੇ ਧੁਰੋ' ਇਨਸਾਨ ਦੇ ਜ਼ਿਹਨ ਵਿਚ ਧਰਤੀ, ਅੰਬਰ, ਹਯਾਤੀ, ਰੱਬ, 
ਮੀ'ਹ, ਰਹਿਤਲ, ਵਸੋ ਤੇ ਹੋਰ ਗੱਲਾਂ ਬਾਰੇ ਉਘੜਦੇ ਨੇ । ਕੱਚੀਆਂ ਤਵਰੀਖੀ ਲੋਕ 
ਕਹਾਣੀਆਂ ਵਿਚ ਇਨਸਾਨੀ ਕਬੀਲਿਆਂ ਤੇ ਨਸਲਾਂ ਦੀ ਤਵਾਰੀਖ ਕੁਝ ਨਾ ਕੁਝ ਵਿਗੜਕੇ 
ਸਾਹਮਣੇ ਆਉਦੀ ਏ । ਇਹਨਾਂ ਦਾ ਅਸਲ ਤੇ ਜ਼ਰੂਰ ਕੁਝ ਨਾ ਕੁਝ ਤਵਾਰੀਖੀ ਪੱਖ 
ਰਖਦਾ ਹੋਸੀ ਪਰ ਦੇਵ ਮਾਲਾ ਦੇ ਛਾਂ ਹੇਠ ਗੱਲ ਕੁਝ ਦੀ ਕੁਝ ਬਣ ਚੁਕੀ ਹੁੰਦੀ ਏ । 
ਤੀਜੀ ਕਿਸਮ ਦੀਆਂ ਲੋਕ ਕਹਾਣੀਆਂ ਦਾ ਸਾਰੀ ਦੁਨੀਆਂ ਵਿਚ ਢੱਗ ਲੱਗਾ ਪਿਆ ਏ । 
ਅਜਿਹੀਆਂ ਲੌਕ ਕਹਾਣੀਆਂ ਦੀ ਨਿਵੇਕਲੀ ਗੱਲ ਇਹ ਵੇ ਜ ਇਹ ਯੂਰਪ ਦੀਆਂ ਹੋਵਣ 
ਭਾਵੇ' ਏਸ਼ੀਆ ਦੀਆਂ--ਇਹਨਾਂ ਦੇ ਪਲਾਟ ਹੱਦੋਂ ਬਾਹਰੇ ਰਲਦੇ ਮਿਲਦੇ ਨੇ । ਲੋਕ 
ਕਹਾਣੀਆਂ ਦੇ ਕਈ ਯੂਰਪੀ ਸਿਆਣੇ ਵੀ ਇਹ ਗੱਲ ਆਖਦੇ ਨੇ ਜੇ ਬਥੇਰੀਆਂ ਈ ਯੂਰਪੀ 
ਕਹਾਣੀਆਂ ਪੰਜਾਬੀ ਲੋਕ ਕਹਾਣੀਆਂ ਦੀਆਂ ਲੀਹਾਂ ਉਤੇ ਉਸਰੀਆਂ ਜਾਪਦੀਆਂ ਨੇ । 
ਇਹ ਗੱਲ ਝੂਠੀ ਵੀ ਨਹੀ” ਹੋ ਸਕਦੀ ਕਿਉ'ਜੇ ਯੂਰਪ ਦੇ ਟਪਰੀਵਾਸ ਕਬੀਲਿਆਂ ਦੀਆਂ 
ਜੜਾਂ ਸਿਆਣਿਆਂ ਦੀ ਕਾਢ ਮੂਜਥ ਪਹਿਲਾਂ ਈ ਪੰਜਾਬ ਵਿਚ ਦਰਾਵੜੀ ਵਸੋ" ਨਾਲ ਜਾ 
ਰਲਦੀਆਂ ਨੇ । ਤੇ ਅੱਜ ਵੀ ਯੂਰਪੀ ਟੱਪਰੀਵਾਸਾਂ ਦੀ ਬੋਲ] ਵਿਚ ਅਣਮਿਥੇ ਅੱਖਰ 
ਪੰਜ'ਬੀ ਜ਼ਬਾਨ ਦੇ ਮੌਜੂਦ ਹਨ । ਹੋ ਸਕਦਾ ਏ ਸਿਕੰਦਰ-ਆਜ਼ਮ ਦੇ ਯੂਨਾਨੀ ਫੌਜੀ ਵੀ 
ਵਤਨਾਂ ਵਲ ਪਰਤਦਿਆਂ ਪੰਜਾਬੀ ਲੌਕ ਕਹਾਣੀਆਂ ਦ' ਭੰਡਾਰ ਆਪਣੇ ਨਾਲ ਲੈ ਤੁਰੇ 
ਹੋਣ । ਜਿੰਨਾ ਪਰੀਆਂ ਦੀਆਂ ਲੋਕ ਕਹਾਣੀਆਂ ਬਾਰੇ ਯੂਨਪ ਦੇ ਪਾਰਖ੍ਹ ਆਖਦੇ ਨੇ ਪਈ 
ਇਹ ਤਾਂ ਪੱਕ ਏ ਜੇ ਬਰੇ ਸਗੀਰ ਰਾਹੀ” ਯੂਰਪ ਤੇ ਅਗਾਂਹ ਨਵੀ” ਦੂਨੀਆਂ ਵਿਚ 
ਅੱਪੜੀਆਂ । 

ਏਸ਼ੀਆਈ ਵਸੋ' ਵਿਚ ਖਾਸ ਤੌਰ ਤੇ ਲੌਕ ਕਹ'ਣੀਆਂ ਵਾਹੀਵਾਨ ਕਿਸਾਨ ਦੀ 
ਰਹਿਤ ਬਹਿਤ ਦੀਆਂ ਕਹ'ਣੀਆਂ ਨੇ ਜਿੰਨ੍ਹਾਂ ਵਿਚ ਇਅਤਕਾਦ ਵਾਲੀ ਹੱਦ ਈ ਕੋਈ 
ਨਹੀਂ । ਪੰਜਾਬ ਦੀਆਂ ਲੌਕ ਕਹਾਣੀਆਂ ਵਿਚ ਏਥੋ' ਦਾ ਵਾਹੀਵਾਨ ਪੂਰਾ ਪੂਰਾ ਕਿਸੇ 
ਇਕ ਤੇ ਉਚੇਚ ਧਰਮ ਦਾ ਮੰਨਣ ਵਾਲਾ ਨਹੀ` ਜਾਪਦਾ ਸਗੋ` ਉਹ ਬ'ਜ਼ ਬੈਦਿਆਂ, ਥ'ਵਾਂ 
ਤੇ ਅਕੀਦਿਆਂ ਦੀ ਕਿਸ ਉਚੇਚੀ ਸੋਚ ਸਮਝ ਬਿਨਾਂ ਈ ਆਦਰ ਭਾਅ ਕਰਦਾ ਲਗਦਾ ਏ । 
ਏਸੇ ਪਾਰੋ ਪੰਜਾਬ ਦੀਆਂ ਲੋਕ ਕਹਾਣੀਆਂ ਵਿਚ ਘੱਟ ਤੋ ਘੱਟ ਧਰਮੀ ਸੌੜੋਪਨ ਦਾ: 
ਖੁਰਾ ਲੱਭਦਾ ਏ ਤੇ ਇਹਨਾਂ ਕਹਾਣੀਆਂ ਵਿਚ ਮਜ਼ਹਬ ਦੀ ਸਮਝ ਬੁਧ ਦੀ ਪੱਧਰ ਦਾ ਇਕ 
ਜਮਹੂਰੀ ਜਿਹਾ ਪਾਸਾ ਵੇਖਣ ਵਿਚ ਆਉਦਾ ਏ । ਪੰਜਾਬ ਦੀਆਂ ਲੋਕ ਕਹਾਣੀਆਂ ਵਿਚ 
ਸਿਰਜਣਾ 59 


ਨਿਰੇ ਪੰਜਾਂ ਪਾਣੀਆਂ ਦੇ ਪੰਜਾਬ ਦੀ ਰਹਿਤਲ ਦਾ ਈ ਥਹੁ ਨਹੀ ਲਗਦਾ ਸਗੋਂ' ਹਜ਼ਾਰਾਂ 
ਵਰ੍ਹੇ ਪੁਰਾਣੇ ਸਪਤਸਿੰਧੂ ਦੇਸ ਦੀ ਵਸ" ਦਾ ਇਕ ਨਖ ਨਕਸ਼ਾ ਮਿਲਦਾ ਏ ਜੀਹਦੀਆਂ 
ਜੁਗਰਾਫਿਆਈ ਵੱਟਾਂ ਅੱਜ ਭਾਵੇ' ਕੁਝ ਦੀਆਂ ਕੁਝ ਹੋ ਗਈਆਂ ਨੇ । ਇਹਨਾਂ ਕਹਾਣੀਆਂ 
ਵਿਚ ਪਰਬਤ, ਬੇਲੇ, ਥਲ, ਉਜਾੜ, ਪਹਾੜ, ਜੈਗਲ, ਨਦੀਆਂ, ਛੰਭ, ਦਰਿਆ, ਹਰ ਰੌਗ 
ਦੇ ਵਸੇਬ ਦਾ ਦੁਆਲਾ ਤੇ ਪਾਤਰ ਲਭ ਜਾਂਦੇ ਨੇ । ਪੰਜਾਬੀ ਲੋਕ ਕਹਾਣੀਆਂ ਵਿਚ ਵਾਹੀ- 
ਵਾਨ ਕਿਸਾਨਾਂ ਤੇ ਪਹਾੜਾਂ ਦੀਆਂ ਤਰਾਈਆਂ ਤੋ ਥਲਾਂ ਦੀ ਰੇਤ ਵਿਚ ਭੇਡ ਬਕਰੀਆਂ 
ਚਾਰਨ ਵਾਲੇ ਆਜੜੀਆਂ ਤੇ ਅਯਾਲੀਆ ਦੇ ਰੂਹ ਰਾਜ਼ੀ ਕਰਨ ਦਾ ਅਜਿਹਾ ਯਤਨ ਏ 
ਜੀਹਨੂੰ ਕਾਸ਼ਤਕਾਰ ਤੇ ਮਾਲ ਡੈਗਰ ਦਾ ਰਾਖਾ ਬੜੀ ਪਕਿਆਈ ਨਾਲ ਇਕ ਤਰ੍ਹਾਂ ਆਪਣ) 
ਹੱਡਬੀਤੀ ਤੇ ਵਾਪਤੀ ਜਾਣਦਾ ਏ ਕਿਉੱਜੇ ਆਪਣੇ ਅਣਮਿਥੇ ਅਲ ਵੱਲਲੇ ਅਕੀਦਿਆਂ ਨੂੰ 
ਹੱਥ ਪਾਵਣ ਦੀ ਹਿੰਮਤ ਉਹ ਕਦੇ ਵੀ ਨਹੀ" ਕਰ ਸਕਦਾ । ਸੋਚਿਆ ਜਾਏ ਤਾਂ ਲੌਕ 
ਕਹਾਣੀਆਂ ਨੂੰ ਵਾਹੀਵਾਨ ਵਸੇਬ ਦੀਆਂ ਜ਼ਿਹਨੀ ਆਦਤਾਂ ਤੇ ਸਮਾਜੀ ਰਸਮਾਂ ਰੀਤਾਂ ਦਾ 
ਸਿੱਟਾ ਵੀ ਮਿਥਿਆ ਜਾ ਸਕਦਾ ਏ । 

ਪੁਰਾਣੀ ਤੋ ਪੁਰਾਣੀ ਲੌਕ ਕਹਾਣੀ ਵਿਚ ਅਜਿਹੀਆਂ ਗੱਲਾਂ ਜ਼ਰੂਰ ਲੱਭ ਜਾਂਦੀਆਂ 
ਨੇ ਜਿਹੜੀਆਂ ਮੁਢ ਕਦੀਮ ਤੋ` ਇਨਸਾਨ ਦ! ਵਸੇਬ ਦਾ ਅੰਗ ਰਹੀਆਂ ਨੇ, ਅੱਜ ਵੀ ਹਨ 
ਤੇ ਭਲਕ ਵੀ ਰਹਿਸਨ । ਜਿਵੇ` ਸੱਸ ਨੂੰਹ ਤੇ ਨਨਾਣ ਦੇ ਝਗੜੇ ਝੇੜੇ, ਮਤਰੇਈ ਮਾਂ ਤੇ 
ਔਲਾਦ ਦੇ ਸਲੂਕ ਵਰਤਾਵੇ, ਅਮੀਰ ਤੇ ਗਰੀਬ ਭਰਾਵਾਂ ਦੀ ਵੱਖੋ ਵੱਖ ਸਮਾਜੀ ਪੱਧਰ ਤੇ 
ਰਵਈਆ, ਜ਼ੁਲਮ ਤੇ ਨਿਆਂ ਕਰਨ ਵਾਲੋ ਰਾਜੇ ਤੇ ਬਾਦਸ਼ਾਹ, ਵਾਹੀਵਾਨ ਕਾਸ਼ਤਕਾਰ 
ਕਿਸਾਨ ਤੋਂ ਆਜੜੀ ਇਆਲੀ ਤੇ ਛੋੜ੍ਹ, ਸ਼ਹਿਰੋ ਸ਼ਹਿਰ ਤੇ ਜੈਗਲ ਬੇਲਿਆਂ ਵਿਚ ਖੱਜਲ 
ਖੁਆਰ ਹੋਣ ਵਾਲੋਂ ਤੇ ਚੋਨ ਵਰਗੀਆਂ ਮਲ੍ਹਕ ਸ਼ਹਿਜ਼ਾਦੀਆਂ ਦੀ ਖੋਜ ਵਿਚ ਲੰਮੇ ਪੰਧ ਕਰਨ 
ਵਾਲੇ ਦਲੇਰ ਤੇ ਵਰਿਆਮ ਸ਼ਹਿਜ਼ਾਦੇ, ਧਨ ਦੌਲਤ 'ਕੱਠਾ ਕਰਨ ਤੇ ਮਕਰ ਫਰੇਬ ਨਾਲ 
ਗਰੀਬ ਗੁਰਬੇ ਦੇ ਸਿਰੋਂ ਮੇਲੇ ਕਰਨ ਵਾਲੋਂ ਸੌੜੇ ਦਿਲਾਂ ਦੇ ਕਰਾੜ ਬਾਣੀਏ, ਮਜਬੂਰ ਤੇ 
ਹੀਣੀ ਜ਼ਾਤ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਲੁੱਟਣ ਵਾਲੇ ਕਾਮ ਕਰੋਧ ਤੇ ਜਿਨਸ ਦੇ ਮਾਰੇ 
ਹੋਏ ਸਰਦਾਰ ਤੇ ਵਡੇਰੇ, ਦੂਰ ਦੁਰਾਡੇ ਦੇਸਾਂ ਦੇ ਸ਼ਹਿਜ਼ਾਦਿਆਂ ਦੇ ਫਿਰਾਕ ਵਿਚ ਸਾਰੀ 
ਉਮਰਾ ਕਲਪਣ ਵਾਲੀਆਂ ਲਗਰਾਂ ਜਿਹੀਆਂ ਸ਼ਹਿਜ਼ਾਦੀਆਂ, ਮੁਰਾਦਾਂ ਪੂਰੀਆਂ ਕਰਨ ਵਾਲੋ 
ਪੀਰ ਫ਼ਕੀਰ ਤੇ ਰਮਲ ਨਾਲ ਨਸੀਬੇ ਦੇ ਹਾਲ ਦਸੱਣ ਵਾਲੇ ਨਜੂਮੀ, ਪਰਦੇਸ ਗਏ ਵਿਛੁੰ- 
ਨਿਆਂ ਭਰਾਵਾਂ ਦੀ ਦੀਦ ਲਈ ਸਹਿਕਣ ਵਾਲੀਆਂ ਭੈਣਾਂ, ਪੁਤਰਾਂ ਨੂੰ ਤਰਸਣ ਵਾਲੀਆਂ 
ਮਾਵਾਂ, ਮਾਸੂਮ ਖਲਕਤ ਨੂੰ ਲੁੱਟਣ ਵਾਲੇ ਚੋਰ ਤੇ ਠੱਗ, ਧਰਮ ਦੇ ਨਾਉ” ਉਪਰ ਲਹੂ ਦੀ 
ਵਰਸ਼ਾ ਠਾਰਨ ਵਾਲੋ ਪੰਡਤ ਪੁਰੇਂਹਿਤ ਮੁੱਲਾਂ ਕਾਜ਼ੀ, ਤੇ ਤੋੜ ਦੇ ਨੰਗ ਦੀ ਮਾਰ ਤੋਂ' ਨੱਸਕੇ 
ਪਰਦੇਸਾਂ ਵਿਚ ਰੁਲਣ ਵਾਲੇ ਮਾਵਾਂ ਦੇ ਗੱਭਰੂ ਪੁੱਤ-ਕਲ ਦਾ ਇਹ ਸਾਰਾ ਮੁਹਾਂਦਰਾ ਤੋਂ ਨਖ 
ਨਕਸ਼ਾ ਅੱਜ ਵੀ ਉੱਝੋਹਾਰ ਇਨਸਾਨ ਦੀ ਰਹਿਤਲ ਵਿਚ ਮੌਜੂਦ ਏ । ਫ਼ਰਕ ਸਿਰਫ ਏਨਾ 
ਕੁ ਈ ਏ ਜੇ ਕੱਲ੍ਹ ਦੀਆਂ ਲੋਕ ਕਹਾਣੀਆਂ ਦੇ ਉਡਣ ਖਟੋਲੇ, ਅੱਖ ਦੇ ਪਲਕਾਰੇ ਵਿਚ 
ਸੈੱਕੜਿਆਂ ਕੋਹਾਂ ਤੇ ਤੂੰ ਘਿਆਂ ਸਮੁੰਦਰਾਂ ਤੋ ਪਾਰ ਦੁਰਾਡੀਆਂ ਬਾਦਸ਼ਾਹੀਆਂ ਦੀਆਂ ਵਿੱਥਾਂ 
ਮੇਲਣ ਵਾਲੀਆਂ ਪਰੀਆਂ ਤੇ ਪਿਆਲੇ ਵਿਚ ਕੋਹ ਕਾਫ ਦਾ ਹਾਲ ਅਹਿਵਾਲ ਵਿਖਾਵਣ 
60 ਜਿਰਜਣਾ 


ਵਾਲੀਆਂ ਜਾਦੂਗਰਨੀਆਂ ਦੀਆਂ ਇਲਾਮਤਾਂ ਤੇ ਰਮਜ਼ ਸੈਨਤ ਅੱਜ ਪੂਰਿਆਂ ਹੋਕੇ ਬੰਦੇ ਦੇ 
ਸ'ਹਮਣੇ ਆ ਗਈਆਂ ਨੇ । ਪਰ ਗਹੁ ਕਰੀਏ ਤੇ ਲਗਦਾ ਏ ਇਹਨਾਂ ਅੱਜ ਦੇ ਸਮਿਆਂ 
ਦੀਆਂ ਈਜਾਦਾਂ ਜਿਵੇ ਰੇਡੀਤ, ਟੈਲੀਵਿਯਨ, ਟੈਲੀਫੋਨ ਤੇ ਹਵਾਈ ਜਹਾਜ਼ ਦਾ ਇਕ 
ਸੁਫਨੇ ਵਰਗਾ ਬੀ ਤੇ ਲੌਕ ਕਹਾਣੀਆਂ ਨੇ ਈ ਪਾਇਆ ਸੀ । 

ਏਸ਼ੀਆਈ ਲੌਕ ਕਹਾਣੀਆਂ ਵਿਚ ਆਮ ਤੌਰ ਤੇ ਕਿਸੇ ਘੜੀ ਪਲ ਦੀ ਆਰਜ਼ੀ 
ਮੌਤ ਪਾਰੋ ਉਘੜਨ ਵਾਲੋ ਡਰਾਮੇ ਜਾਂ ਨਕਲ ਦਾ ਅਸਰ ਵਧੇਰ ਹੋਵਦਾ ਏ । ਏਥੇ ਗਰੀਬ 
ਗੁਰਬੇ ਨੂੰ ਛੱਡਕੇ ਪੀਰਾਂ ਫਕੀਰਾਂ ਨੂੰ ਖੈਰ ਖਿਰਾਤ ਦੇਣ ਦਿਵਾਣ ਵਲ ਬਹੁਤਾ ਉਲਾਰ ਝੁਕਦਾ 
ਏ । ਅੱਜ ਦੇ ਦੀਨ ਧਰਮ ਲਈ ਭਾਵੇ" ਸਖਾਵਤ ਦਾ ਅਰਥ ਕੁਝ ਵੀ ਹੋਵੇ ਪਰ ਲੌਕ 
ਕਹਾਣੀਆਂ ਵਿਚ ਏਸ ਤੋ" ਮੁਰਾਦ ਪੀਰਾਂ ਫਕੀਰਾਂ ਦੀ ਟਹਿਲ ਸੋਵਾ ਤੋ ਵੱਖ ਹੋਰ ਕੁਝ ਵੀ 
ਨਹੀਂ । ਪੰਜਾਬੀ ਲੋਕ ਕਹਾਣੀਆਂ ਵਿਚ ਔਲਾਦ ਵਿਚੋਂ” ਪੁੱਤਰਾਂ ਦੀ ਤਾਂਘ ਬਹੂੰ ਏ ਤੇ ਧੀ 
ਦਾ ਧਨ ਆਮ ਤੌਰ 'ਤੇ ਇੰਝੇ ਈ ਏ ਜਿਵੇਂ ਜਿਹਾ ਹੋਇਆ ਜਿਹਾ ਨਾ ਹੋਇਆ, ਕਿਉ” ਜੇ 
ਪੰਜਾਬੀ ਵਸੇਬ ਵਿਚ ਪੁੱਤਰ ਮੁਢ ਕਦੀਮ ਤੋ ਹੁਕਮ ਸਰਦ'ਰੀ ਤੇ ਇਜ਼ਤ ਆਵਰੋ ਦਾ 
ਨਿਸ਼ਾਨ ਮਿਥਿਆ ਗਿਆ ਏ । ਤਾਹੀਉ” ਪੰਜਾੜੀ ਲੌਕ ਕਹਾਣੀਆਂ ਵਿਚ ਸੂਰਮੇ ਤੇ ਵਰਿਆਮ 
ਪੁੱਤਰ ਦਾ ਵਜੂਦ ਪੀਰਾਂ ਦਾ ਫੈਜ਼ ਈ ਦਸਿਆ ਗਿਆ ਏ। ਕਾਮ ਕਰੋਧ ਤੇਂ ਜਿਨਸ ਦੀ 
ਹੁੰਮ ਤੇ ਹੋਰ ਜਿਨਸੀ ਉਥਲ ਪ੍ਰਥਲ ਦਾ ਜ਼ਿਕਰ ਪੰਜਾਬ ਦੀਆਂ ਲੋਕ ਕਹਾਣੀਆਂ ਵਿਚ 
ਆਮ ਤੌਰ 'ਤੇ ਜ਼ਨਾਨੀ ਦੇ ਹਵਾਲੇ ਨਾਲ ਆਮ ਏ। ਪੰਜਾਬ ਕੀ ਪੁਰਾਣੇ ਸਪਤ ਸਿੰਧੂ ਦੇ 
ਇਲਾਕੇ ਵਿਚ ਸਦੀਆਂ ਤੋ" ਜ਼ਨਾਨੀ ਜਿਨਸ ਦੇ ਹੁੰਮ ਦੀ ਮਾਰੀ ਹੋਈ ਤੇ ਹੱਸਣ ਖੇਡਣ ਦੀ 
ਤਰਸੀ ਤ੍ਰਿਹਾਈ ਰਹੀ ਏ । ਏਸ ਕਰਕੇ ਅਕਸਰ ਲੌਕ ਕਹਾਣੀਆਂ ਵਿਚ ਤੀਵੀਂ ਆਪਣੀ 
ਸੱਧਰ ਨੂੰ ਵ'ਹਸ਼ੀਆਂ ਵਾਂਗੂੰ ਪੂਰਿਆਂ ਕਰਦੀ ਜਾਪਦੀ ਏ । ਪੰਜਾਬੀ ਲੋਕ ਕਹਾਣੀਆਂ 
ਵਿਚ ਫਿਤਰਤ ਤੋ ਅਗਾਂਹ ਦੀਆਂ ਜ਼ੋਰਾਵਰ ਕੁੱਵਤਾਂ ਤੇ ਪੰਜ ਪੀਰ ਇਨਸਾਨਾਂ ਨਾਲ ਘਾਟ 
ਵ) ਕਰੇਂਦੇ ਨੇ ਤੇ ਮਦਦ ਸਹਾਇਤਾ ਦਾ ਪ੍ਰਬੰਧ ਵੀ ਕਰਦੇ ਨੇ । ਹਰ ਕਹਾਣੀ ਦੇ ਦੁਖਾਂਤ 
ਜਾਂ ਸੁਖਾਂਤ ਹੋਵਣ ਦੀ ਬੁਨਿਆਦ ਅਜਿਹੀਆਂ ਤਾਕਤਾਂ ਦੀ ਦੁਆ ਜਾਂ ਬਦਦੁਆ ਉਤੇ 
ਹੋ ਵਦੀ ਏ । ਇਹ ਕਹਾਣੀਆਂ ਅੱਜ ਦੇ ਇਨਸਾਨ ਲਈ ਉਹਦਿਆਂ ਪੁਰਖਾਂ ਦੇ ਵਿਸਰੇ 
ਹੋਏ ਮਜ਼ਹਬੀ ਅਕੀਦਿਆਂ ਦਾ ਪਰਛ`ਵਾਂ ਈ ਹੈਨ । 

ਲੌਕ ਕਹਾਣੀਆਂ ਵਿਚ ਪੰਛੀ ਤੇ ਪੰਖੋਰੂ ਬੰਦਿਆਂ ਜਿਹੇ ਵਸਫਾਂ ਦੇ ਮਾਲਕ ਨੇ । 
ਰਾਜਹੈਸ ਸ਼ਹਿਜ਼ਾਦੀਆਂ ਨਾਲ, ਸ਼ਹਿਜ਼ਾਦੇ ਪਰੀਆਂ ਨਾਲ ਤੇ ਜਿੰਨ ਸ਼ਹਿਜ਼ਾਦੀਆਂ ਨਾਲ 
ਪ੍ਰੀਤਾਂ ਪਾ ਬਹਿੰਦੇ ਨੇ । ਇੰਝ ਸਭ ਤੋ ਵਧ ਬੈਦਾ ਈ ਬੰਦੇ ਨਾਲ ਮੁਹਬਤ ਤੇ ਮਿਹਰ ਦਾ 
ਸਲੂਕ ਕਰਦਾ ਨਜ਼ਰ ਆਂਵਦਾ ਏ । ਜਾਰ ਬੇਲੀ ਤੇ ਸੱਜਣਾਂ ਲਈ ਹੱਦੋਂ" ਵਧਕੇ ਕੁਰਬਾਨੀ 
ਦੇਣ ਦਾ ਜਜ਼ਬਾ ਢੇਰ ਏ । ਏਥੋ ਤਕ ਪਈ ਆਪਣਾ ਈ ਸਿਰ ਵੱਢਕੇ ਯਾਰ ਅੱਗੇ ਰੱਖ 
ਦੇਣ ਜਾਂ ਪੱਟ ਚੀਰਕੇ ਆਪਣੇ ਮਾਸ ਦੇ ਕਬਾਬ ਆਪਣੇ ਮਹਿਬੂਬ ਦੇ ਅੱਗੇ ਰੱਖਣ ਦੀਆਂ 
ਮਿਸਾਲਾਂ ਆਮ ਨੇ । ਇਹਨਾਂ ਕਹਾਣੀਆਂ ਵਿਚ ਪਾਣੀ ਵਿਚ ਕਰਾਮਾਤ ਤੇ ਸ਼ਫ਼ਾ ਲੱਭਦੀ 
ਏ । ਪਾਣੀ ਦੀਆਂ ਜਾਦੂ _ਰੈਗੀਆਂ ਕਰਾਮਾਤਾਂ ਦਾ ਅਸਰ ਯੂਰਪ ਦੀਆਂ ਲੌਕ ਕਹਾਣੀਆਂ 
ਵਿਚ ਵੀ ਮਿਲਦਾ ਏ । ਪਾਣੀ ਆਪ ਪਵਿੱਤਰ ਏ ਤੇ ਪਵਿੱਤਰ ਕਰ ਦੇਣ ਵਾਲੀ ਸ਼ੈਅ ਏ । 
ਸਿਰਜਣਾ 61 


ਤਾਹੀਉ” ਲੋਕ ਕਹਾਣੀਆਂ ਵਿਚ ਨਹਾਵਣ ਪਾਪ ਝਾੜਨ ਦੀ ਅਲਾਮਤ ਤੇ ਧਰਮੀ ਰ'ਖੋਂ- 
ਮੁੱਲਾਂ ਪੰਡਤ ਏਸ ਸੋਖੀ ਲੱਭ ਜਾਣ ਵਾਲੀ ਸ਼ੋਅ ਰਾਹੀ' ਢੇਰਾਂ ਦੇ ਢੇਰ ਧਨ ਦੌਲਤ ਲੁਟਦੇ 
ਨਜ਼ਰ ਆਉਂਦੇ ਨੇ । ਜਾਦੂ ਤਲਿਸਮ ਦੀਆਂ ਅਸਵਾਰੀਆਂ, ਉਤਣ ਖਟੋਲੇ ਤੇ ਮਿਰਜ਼ੇ ਦੀ 
ਬੱਕੀ ਜਿਹੀਆਂ ਮੁਆਜਜ਼ ਵਿਖਾਵਣ ਵਾਲੀਆਂ ਘੋੜੀਆਂ ਦਾ ਤਸੱਵਰ ਪੁਰਾਣੀ ਤੋ" ਪੁਰਾਣੀ 
ਲੋਕ ਕਹਾਣੀ ਵਿਚ ਲੱਭ ਜਾਂਦਾ ਏ । ਇਹਨਾਂ ਵਿਚ ਹੈਰਾਨ ਕਰ ਦੇਣ ਤੇ ਅਚਨਚੇਤ ਕਿਸੇ 
ਸ਼ੈਅ ਦੇ ਉਘੜ ਆਵਣ ਵਾਲੀਆਂ ਗੱਲਾਂ ਆਮ ਨੇ । 

ਪੰਜਾਬੀ ਲੋਕ ਕਹਾਣੀਆਂ ਦੇ ਪਾਤਰ ਮੁਕੱਦਰਾਂ ਦੀ ਖੇਡ ਵਿਚ ਗਵਾਚੇ ਜਾਪਦੇ ਨੇ । 
ਹੋਣੀ ਤੇ ਲੇਖਾਂ ਦਾ ਅਮਲ ਦਖਲ ਏਥੇ ਬਹੂੰ ਏ । ਵਕ੍ਹਏ ਮੁਕੱਦਰਾਂ ਦੀ ਛਾਂ ਹਠ ਹੋ'ਵਦੇ 
ਨੇ । ਲੇਖਾਂ ਦੇ ਅਮਲ ਦਖਲ ਦਾ ਕੋਈ ਤੋੜ ਨਹੀ' । ਮੁਕੱਦਰ ਚੋਗਾ ਵ। ਏ ਤੇ ਭੈੜਾ ਵੀ । 
ਏਸ ਮੁਆਮਲੇ ਵਿਚ ਪੰਜਾਬੀ ਕਿਸਾਨ ਭਾਵੇ" ਉਹ ਸਿੱਖ ਹੋਵ ਮੁਸਲਮਾਨ ਹਿੰਦੂ ਜਾ ਈਸਾਈ 
ਇਕੋ ਰੈਗ ਵਿਚ ਰੰਗਿਆ ਹੋਇਆ ਤੇ ਇਕੋ ਤਰ੍ਹਾਂ ਸੋਚਦਾ ਏ ਪਟ ਹੋਣੀ ਦੇ ਸਾਹਮਣੇ 
ਉਹਦੀ ਕੋਈ ਵਾਹ ਨਹੀ' ਲੱਗਦੀ । ਹੋਣੀ ਦਾ ਤਰਾਹ ਉਹਨੂੰ ਮੋਤ ਦੇ ਡਰ ਤੇ ਵੀ ਵਧਕੇ 
ਹੈ। ਮਜਾਲ ਏ ਜੇ ਉਹ ਕਦੇ ਲੋਖਾਂ ਦੀ ਨਿੰਦਿਆ ਕਰੇ । ਮੁਕੱਦਰ ਤੇ ਲੇਖ ਦੇ ਮਸਲੇ 
ਉਤੇ ਪੰਜਾਬੀ ਲੋਕ ਕਹਾਣੀਆਂ ਦੇ ਪਾਤਰ ਬੜੇ ਅਕੈਡਮਿਕ ਢੰਗ ਨਾਲ ਸੋਚ ਵਿਚਰ 
ਕਰਦੇ ਜਾਪਦੇ ਨੇ । ਇਹਨਾਂ ਕਹਾਣੀਆਂ ਵਿਚ ਜਿਹੜਾ ਵਾਕਿਆ ਟਾਲਿਆ ਨਾ ਜਾ ਸਕੇ 
ਉਹਨੂੰ ਹੋਣੀ ਆਖਿਆ ਗਿਆ ਏ । ਏਥੇ ਤਕਦੀਰ ਈ ਬੰਦੇ ਦੇ ਲੇਖ ਉਸ'ਰਦੀ ਤੇ ਢਾਂਦੀ 
ਏ। 

ਪੰਜਾਬੀ ਲੋਕ ਕਹਾਣੀਆਂ ਵਿਚ ਮਰਦ ਆਮ ਤੌਰ 'ਤੇ ਰੈਨ ਦੇ ਛਲ ਫਰੇਬ ਦੇ ਸਿਰ 
ਚੜ੍ਹ ਜਾਂਦਾ ਏ । ਮਤਰੇਈ ਮਾਂ ਦਾ ਰੂਪ ਬੜਾ ਈ ਅਚਰਜ ਤੇ ਅਜੀਬ ਏ ਜਿਹੜੀ ਕਿਤੇ ਤਾਂ 
ਬੜੇ ਈ ਡਰਾਉਣੇ ਭਾਂਗੇ ਲੈ'ਦੀ ਏ ਤੇ ਕਿਤੇ ਜਿਨਸੀ ਧ੍ਰੋਹ ਦੀ ਮਾਰ ਵੈੱ'ਦੀ ਏ । ਇਹਨਾਂ 
ਕਹਾਣੀਆਂ ਵਿਚ ਸੁਫਨਿਆਂ ਦੀਆਂ ਖਾਸ ਤਾਬੀਰਾਂ ਹਰ ਹਾਲਤ ਵਿਚ ਨਿਕਲਨੀਆਂ ਚਾਹੀ- 
ਦੀਆਂ ਨੇ । ਏਸ ਕਰਕੇ ਖੁ ਮਾਬਾਂ ਕਹਾਣੀ ਨੂੰ ਅਗਾਂਹ ਤੋਰਨ ਵਿਚ ਬੜਾ ਕੌਮ ਆਉ”ਦੀਆਂ 
ਨੇ। ਕਈ ਕੰਮਾਂ, ਵਕ੍ਹਇਿਆਂ, ਪ੍ਰੀਤਾਂ ਤੇ ਜਜ'ਤਿਆਂ ਦਾ ਮੁੱਢ ਇਹਨ' ਸੁਫਨਿਆਂ ਉਪਰ ਈ 
ਬੱਝਦਾ ਏ । ਮੁੱਢੀ ਲੋਕ ਕਹਾਣੀਆਂ ਖਾਸ ਤੌਰ 'ਤੇ ਸੁਫਨਿਆਂ ਦੁਆਲੇ ਘੁੰਮਣ ਘਰੀਆਂ 
ਖਾਂਦੀਆਂ ਨੇ । ਸੁਫਨਿਆਂ ਨੂੰ ਤੋੜ ਚਾੜ੍ਹਨ ਦਾ ਕੌਮ ਕਹਾਣੀ ਦੇ ਮੁਢਲੇ ਤੇ ਕੇਦਰੀ ਪਾਤਰਾਂ 
ਉਤੇ ਲਾਜ਼ਮ ਏ । ਇਹਨਾਂ ਵਿਚੋ ਕੰਮਾਂ ਨੂੰ ਛੂਹਣ ਤੋ` ਪਹਿਲਾ ਸ਼ਗਨ ਲਏ ਜਾਂਦੇ ਹਨ । 
ਸ਼ਗਨ ਲੈਣਾ ਇਨਸਾਨੀ ਵਸੋ' ਦੀ ਇਕ ਪੜ ਪੁਰਾਣੀ ਰੀਤ ਏ । ਸ਼ਗਨ ਬਾਜ਼ ਬਾਜ਼ 
ਕਹਾਣੀ ਵਿਚ ਇਕ ਭੇਤ ਜਿਹਾ ਬਣਕੇ ਸਾਹਮਣੇ ਆਉਦਾ ਏ ਤੇ ਅਖ਼ੀਰ ਇਹੋ ਸ਼ਗਨ 
ਆਪਣੇ ਸਗਵਾਂ ਸਿੱਟਾ ਕਢਦਾ ਏ । ਤਵੀਤ ਧਾਗੇ, ਰਮਲ ਖਾਲ, ਨਜੂਮੀ, ਤਾਰਿਆਂ ਦਾ 
ਇਲਮ ਤੇ ਸ਼ੁਭ ਘੜੀਆਂ ਵੀ ਪੰਜਾਬੀ ਲੋਕ ਕਹਾਣੀਆਂ ਦਾ ਇਕ ਉਚੇਚਾ ਪੱਖ ਹਨ । ਏਖ 
ਨਹਿਸ਼ਪੁਣੇ ਨੂੰ ਇਕ ਪੱਕੀ ਪੀਡੀ ਸਚਾਈ ਮਿਥਿਆ ਜਾਂਦਾ ਏ । ਪੰਜਾਬ ਦੀਆਂ ਅਜਿਹੀਆਂ 
ਲੋਕ ਕਹਾਣੀਆਂ ਜਿਨ੍ਹਾਂ ਵਿਚ ਵੱਡੇ ਕਬੀਲੇ ਇਕ ਦੂਏ ਉਤੇ ਧਾੜੇ ਮਾਰਦੇ ਤੇ ਧਾਵੇ ਕਰਦੇ 
ਨੈ, ਉੱਥੇ ਫਸਾਦ ਦਾ ਮੁੱਢ ਆਮ ਤੌਰ 'ਤੇ ਕੁੜੀਆਂ ਹੁੰਦੀਆਂ ਨੇ । ਏਸੇ ਕਰਕੇ ਕੁੜੀ ਨੂੰ 
62 ਸਿਰਜਨਾ 


ਲੌਕ ਕਹਾਣੀਆਂ ਵਿਚ ਇਕ ਨਹਿਸ਼ ਵਜਹਦ ਦੇ ਤੌਰ 'ਤੇ ਪੇਸ਼ ਕੀਤਾ ਗਿਆ ਏ ਤੇ ਧੀਆਂ 
ਨੂੰ ਜੈਮਦਿਆਂ ਈ ਕੋਹ ਛੱਡਣ ਦਾ ਤਸੱਵਰ ਮਿਲਦਾ ਏ । 
ਲੋਕ ਕਹਾਣੀਆਂ ਦੇ ਪਾਤਰ ਵਰਿਆਮ ਸੂਰਮੇ ਵੀਰ ਤੇ ਜੀਦਾਰ ਜਵਾਨ ਗਭਰੂ ਤੇ 
ਉਹਨਾਂ ਦੇ ਸੰਗੀ ਬੋਲੀ ਦੇਵ, ਨਾਗ, ਫਕੀਰ, ਜੋਗੀ, ਫੁਫੇ ਕੁਟਣੀਆਂ, ਇਨਸਾਨ ਦੀ ਜ਼ਬਾਨ 
ਵਿਚ ਗੱਲਕੱਥ ਕਰਨ ਵਾਲੋਂ ਪੰਡੀ ਤੇ ਪੰਖੋਰੂ ਤੇ ਬੇਲੋਂ ਦੇ ਰੁੱਖ ਨੇ, ਜਾਂ ਫਿਰ ਸੁਫਨੇ, ਜਾਦੂ 
ਟੂਣੇ, ਆਬ-ਹਯਾਤ, ਆਰਜ਼ੀ ਮੌਤ ਉਹ ਅਚਰਜ ਹਿੰਮਤਾਂ ਨੇ ਜਿੰਨ੍ਹਾਂ ਦੇ ਉਹਲੇ ਜਿਨਸ 
ਲੁਕੀ ਹੋਈ ਹੋਂਦੀ ਏ। ਲੌਕ ਕਹਾਣੀਆਂ ਦਾ ਮਸਾਲਾ ਮਜ਼ਹਬੀ ਰਵਾਇਤਾਂ, ਨਸਲੀ 
ਦਲੋਰੀਆਂ, ਖਾਨਦਾਨੀ ਵਾਰਾਂ ਤੇ ਚੜ੍ਤਲਾਂ ਤੇ ਫਰਦ ਦਿਆਂ ਦੁਖਾਂਤਾਂ ਵਿਚੋ ਕੱਠਾ ਕੀਤਾ 
ਗਿਆ ਹੋ'ਵਦਾ ਏ । ਲੋਕ ਕਹਾਣੀਆਂ ਦੇ ਸਿਰਨਾਵੇ ਏਹਾ ਕੁਝ ਹੱ'ਵਦੇ ਨੇ । ਆਦਮ ਦੀ 
ਔਲਾਦ ਜਿਥੇ ਵੀ ਗਈ ਘਰ ਘਰਾਪੇ ਦੀਆਂ ਲੌੜਾਂ ਥੋੜਾਂ ਤੇ ਮੁਢਲੇ ਚਾਅ ਤੇ ਸੱਧਰਾਂ ਇਕੋ 
ਜਿਹੀਆਂ ਸਨ । ਧਰਤੀ, ਭੋਇੰ ਤੇ ਆਸਮਾਨ, ਚੋਦ, ਸ਼ੂਰਜ, ਤਾਰੇ ਨਿੱਤ ਬਦਲਦੀਆਂ ਰੁੱਤਾਂ 
ਸਭ ਰਲਦੇ ਮਿਲਦੇ ਅੰਗ ਸਨ । ਅੱਗੋਂ ਲੌਕਾਈ ਦੇ ਮੱਥੇ ਲੱਗਣ ਵਾਲੀਆਂ ਔਕੜਾਂ ਵੀ 
ਜਾਂਝੀਆਂ ਸਨ । ਗੱਲ ਕੀ ਫੋਰ ਸਿੱਟੇ ਵੀ ਅੱਗੇ ਇਕ ਜਿਹੇ ਨਿਕਲੇ । ਇਹੋ ਸਿੱਟੇ ਲੱਗ 
ਲਵ੍ਰੇਟਕੇ ਲੋਕ ਕਹਾਣੀਆਂ ਦੇ ਰੂਪ ਵਿਚ ਢਲ ਗਏ ਤੇ ਏਹਾ ਲੌਕ ਕਹਾਣੀਆਂ ਦੁਨੀਆਂ 
ਵਿਚ ਬੈਦਦੁਆਂ ਵਾਂਗ੍ਰੈ ਪਿੰਡੋ ਪਿੰਡ ਤੇ ਸ਼ਹਿਫੋ ਸ਼ਹਿਰ ਤੇ ਮੁਲਕੋ ਮੁਲਕ ਪੰਧ ਕਰਨ ਲਗ 
ਪਈਆਂ । 
ਲੌਕ ਕਹਾਣੀਆਂ ਪੰਜਾਬ ਦੇ ਦੀਨ ਧਰਮ, ਵਸੇਬ, ਖੁਸ਼ੀ ਖੁਮ`ਰੀ, ਰਹਿਤਲ, ਵਸੋ', 
ਰੁੱਤਾਂ, ਰਸਮਾਂ, ਰੀਤਾਂ ਤੇ ਸੋਚਾਂ ਵਿਚਾਰਾਂ ਦਾ ਭਰਵਾਂ ਇਜ਼ਹਾਰ ਨੇ । ਅਕੀਦੇ ਇਹਨਾਂ 
ਕਹਾਣੀਆਂ ਵਿਚ ਗ੍ਰੰਝਲਾਂ ਦਣ ਰਏ ਨੇ । ਮਜ਼ਹਬੀ ਨਿਖੇੜਾ ਤੇ ਹਿੰਦੂ ਮੁਸਲਮਾਨ ਦਾ 
ਵੇਰਵਾ ਏਥੇ ਬੜਾ ਔਖਾ ਏ । ਤਾਹੀਉ' ਇਹ ਕਹ'ਣੀਆਂ ਹਰ ਬੈਦੇ ਨੂੰ ਇਕੋ ਜਿਹੀਆਂ 
ਪਿਆਰੀਆਂ ਨੇ । ਪੜਦਾਦੀ ਤੇ ਨਾਨੀ ਮਾਂ ਇਹਨਾਂ ਨੂੰ ਬੜਾ ਖੁਸ਼ ਹੋਕੇ ਸੁਣਾਉ'ਦੀ ਏ ਤੇ 
ਹਰ ਬਾਲ ਇਹਨਾਂ ਨੂੰ ਬੜੇ ਚਾਅ ਤੋ ਗਹੁ ਨਾਲ ਸੁਣਦਾ ਏ । ਇਹਨਾਂ ਕਹਾਣੀਆਂ ਵਿਚ 
ਫਾਸ਼ਤਕਾਰ ਦੇ ਨਿੱਤ ਦਿਹਾੜ ਦੇ ਅਣਮਿਥੇ ਜੇਹੇ ਕੈਮ ਜਿਹੜੇ ਵੇਖਣ ਵਿਚ ਆਮ ਤੌਰ 'ਤੇ 
ਨਾ ਤੇ ਸਮਝ ਈ ਆਉਂਦੇ ਨੇ ਤੇ ਨਾ ਈ ਉਹਨਾਂ ਦੇ ਕੋਈ ਮਤਲਬ ਮਾਅਨੀ ਨਿਕਲਦੇ ਨੇ । 
ਗਹੁ ਨਾਲ ਪੜ੍ਹਿਆਂ ਸੁਣਿਆਂ ਉਹਨਾਂ ਵਿਚ ਇਕ ਨਵਾਂ ਅਰਥ ਲਭਦਾ ਏ। ਇਹਨਾਂ ਸੱਭੇ 
ਕਹਾਣੀਆਂ ਦੀ ਬਣਤਰ ਇਕੋ ਅਸੂਲ ਦੀ ਲੀਹ ਉਤੇ ਤੁਰਦੀ ਏ । ਪਹਿਲਾਂ ਕਹਾਣੀ ਦੇ 
ਪਾਤਰਾਂ ਦਾ ਇਕੱਠ ਹੋ'ਦਾ ਏ, ਫੇਰ ਉਹ ਹਯਾਤੀ ਦੇ ਤੋੜ ਵਿਚ ਆਪਣਾ ਆਪਣਾ ਕੋਮ 
ਅ ਪਣੀ ਹਿੰਮਤ ਤੌਫੀਰ ਮੁਤਾਬਕ ਦਿਖਾਉਂਦੇ ਨੇ, ਮੁੜ ਕਠਿਨਾਈਆਂ ਤੇ ਔਕੜਾਂ ਦੇ ਗੇੜ 
ਵਿਚ ਆ ਜਾਂਦੇ ਨੇ । ਅਖੀਰ ਇਹਨਾਂ ਮੁਸ਼ਕਿਲਾਂ ਤੇ ਉਹਨਾਂ ਨੂੰ ਮਾਦੀ ਜਾਂ ਰੂਹਾਨੀ 
ਸਹਾਰਿਆਂ ਰਾਹੀ” ਛੁਟਕਾਰਾ ਮਿਲਦਾ ਏ ਤੇ ਕਹਾਣੀ ਦਾ ਅੰਤ ਸ਼ਾਇਰੀ ਦਿਆਂ ਹੱਦਾਂ 
ਬੈਨਿਆਂ ਨਾਲ ਜਾ ਜਲਦਾ ਏ । ਰਿਚਨਡ ਟੈ'ਪਲ ਨੇ ਬੜੇ ਪਤੇ ਦੀ ਗੱਲ ਆਖੀ ਏ ਪਈ 
'ਅੰਗੀਠੀ ਅੱਗੇ ਬੈਠੀ ਬੁਢੜੀ ਦਾਦੀ ਅੰਮਾਂ ਤੋ” ਲੈਕੇ ਦੁਨੀਆ ਦੇ ਮੰਨੇ ਪ੍ਰਮੰਨੇ ਾਵਲ 
ਲਿਖਣ ਵਾਲੇ ਤੀਕ ਅਣਜਾਪੇ ਤੌਰ `ਤੇ ਸਾਰਿਆਂ ਦੇ ਮੂਹਰੇ ਹਮੇਸ਼ਾ ਇਕੋਂ ਈ ਅਸੂਲ ਰਹਿੰਦਾ 
_ ਸਿਰਜਣਾ 63 


ਏ ਪਈ ਜਕਰ ਪਾਤਰਾਂ ਨੂੰ ਕੋਈ ਔਕੜ ਪੇਸ਼ ਨਾ ਪੈ ਜਾਏ ਤੇ ਕਹਾਣੀ ਕਦੇ ਬਣ ਈ ਨਾ 
ਸਕੇ ।' ਇਹ ਗੱਲ ਬੜੀ ਅਜੀਬ ਏ ਪਈ ਲੋਕ ਕਹਾਣੀਆਂ ਦੇ ਮੁਢਲੇ ਤੇ ਮਰਕਜ਼ੀ ਪਾਤਰ 
ਜਦੋ' ਆਪਣੇ ਜਿਹੇ ਬੰਦਿਆਂ ਦੇ ਰਵਈਏ ਤੋਂ ਭੈੜੇ ਪੈ ਜਾਂਦੇ ਨੇ ਤੇ ਮੁੜ ਅਕਸਰ ਪੰਖੇਰੂ 
ਤੇ ਪੰਛੀ ਉਹਨਾਂ ਨੂੰ ਰਾਹ ਦਿਖਾਉਂਦੇ ਨਜ਼ਰ ਆਉਦੇ ਨੇ, ਉਹਨਾਂ ਨੂੰ ਅਗਾਂਹ ਪੇਸ਼ ਪੈਣ 
ਵਾਲੋਂ ਖਤਰਿਆਂ ਤੇ ਔਕੜਾਂ ਤੌ ਖਬਰਦ'ਰ ਕਰਦੇ ਨੇ । ਕਿਸੇ ਕਿਸੇ ਕਹਾਣੀ ਵਿਚ ਏਹਾ 
ਕੌਮ ਤੇ ਸਗੋ ਰੁਖ ਦਰਿਆ ਤ ਸਿਰਾਂ ਦੇ ਵਾਲ ਵੀ ਕਰਦੇ ਹਨ । ਇਹਨਾਂ ਕਹਾਣੀਆਂ 
ਵਿਚ ਕਿਰਦਾਰ ਸਾਹਵੇ” ਮੁਸੀਬਤਾਂ ਤੇ ਔਖਿਆਈਆਂ ਆਪੂੰ ਇਕ ਕਹਾਣੀ ਤੋ' ਘੱਟ ਨਹੀ” 
ਹੁੰਦੀਆਂ ਪਰ ਉਹਨਾਂ ਦਾ ਅੰਤ ਅਖੀਰ ਹਮਸ਼' ਭਲਾ ਤੇ ਚੰਗਾ ਹਵਦਾ ਏ । ਇਹਨਾਂ 
ਕਹਾਣੀਆਂ ਦੀਆਂ ਚਲਾਕੀਆਂ ਵਿਚ ਸ਼ੈਤਾਨੀਆਂ ਤੇ ਹਾਸਾ ਮਖੌਲ ਵੀ ਹੋ ਵਦਾ ਏ ਤੇ ਸੁਧਾ 
ਮਕਰ ਫਰੇਬ ਤੇ ਛ੭ ਕਪਟ ਵੀ ਇੰਝ ਜਾਪਦਾ ਏ ਜਿਵੇ' ਪੰਜਾਬੀ ਲੋਕ ਕਹਾਣੀਆਂ ਰਾਹੀ” 
ਔਰਤ ਨੇ ਆਪਣੇ ਆਪਨੂੰ ਵਸਥ ਦੇ ਹੁੰਮ ਤੋਂ ਰਿਹਾ ਕਰਾਣ ਦੇ ਚਾਰੇ ਕੀਤੇ ਨੇ ਤੇ ਇੰਝ 
ਵਸੇਬ ਦੀਆਂ ਗਲਤ ਹੱਦਬੋਦੀਆਂ ਦੇ ਵਿਰੁੱਧ ਨਾਬਰੀ ਕਤ) ਏ ਜਿਹੜੀ ਹੱਕੀ ਸੱਦੀ ਏ 
ਤੇ ਹਰ ਪਾਸਿਉ” ਢੂਕਦੀ ਫਬਦੀ ਏ । 

ਅੱਜ ਦੁਨੀਆਂ ਭਾਵੇ" ਕਿਤੇ ਦੀ ਕਿਤੇ ਅੱਪੜ ਗਈ ਏ ਤੋ ਇਨਸਾਨ ਦੇ ਸੁਰਤ ਸ਼ਉਰ 
ਦਾ ਕੋਈ ਥਹੁ ਗਵੜ ਰਹਿ ਈ ਨਹੀ` ਗਿਐ ਪਰ ਲੋਕ ਕਹਾਣੀਆਂ ਬੋਦੇ ਦੇ ਹਰ ਰੈਗ ਦੇ 
ਵ਼ਸੇਬ ਵਿਚ ਅੱਜ ਵੀ ਪਹਿਲਾਂ ਵਾਂਗਰ ਮਕਬ੍ਹਲ ਏ ਤੇ ਦੁਨੀਆਂ ਦੀ ਹਰ ਖੂੰਜੇ ਪਿੰਡਾਂ ਥਾਵਾਂ 
ਦੀ ਵਸੇਬ ਆਬਾਦੀ ਵਿਚ ਉੱਝੇਹਾਰ ਸ਼ੌਕ ਤੇ ਚਾਅ ਨਾਲ ਸੁਣੀ ਜਾਂਦੀ ਏ ਜਿਵੇ` ਹਜ਼ਾਰਾਂ 
ਸਦੀਆਂ ਪਹਿਲਾਂ ਦਾ ਇਨਸਾਨ ਸੁਣਦਾ ਹਾ ਸੇ । ਹਰ ਪੱਧਰ ਤ ਹਰ ਤਬਕੇ ਤੇ ਹਰ 
ਸੁਭਾਅ ਦਾ ਬੰਦਾ ਪੂਰੇ ਸ਼ੌਕ ਤੇ ਰੋਝ ਨਾਲ ਲੋਕ ਕਹਾਣੀਆਂ ਸੁਣਦਾ ਸੁਣਾਉ'ਦਾ ਏ । ਲੋਕ 
ਕਹਾਣੀਆਂ ਦਾ ਹਰ ਪਾਤਰ ਆਪ ਵੀ ਭੱਜ ਦੇੜ ਵਿਚ ਜੁੱਤਾ ਹੋਇਆ ਏ ਤੇ ਸੁਣਨ ਵਾਲਿਆਂ 
ਨੂੰ ਵੀ ਹਯਾਤੀ ਦੇ ਮੈਦਾਨ ਵਿਚ ਚੰਗਿ ਆਂ ਸਿਟਿਆਂ ਵਾਲੀ ਨੱਸ ਭੱਜ ਦਾ ਦਰਸ ਦੇ'ਦਾ ਏ । 
ਅੱਜ ਵੀ ਲੋਕ ਕਹਾਣੀਆਂ ਦੇ ਕਿਰਦਾਰ ਸ'ਡੀਆਂ ਅਪਣੀਆਂ ਸ਼ਖਸੀਮਤਾਂ ਦੇ ਅੰਗ ਜਾਪਦੇ 
ਨੇ । ਉਹਨਾਂ ਵਿਚ ਅਪਣੇ ਨਿਮਨ ਚੇਨ ਦੇ ਖਾਸ ਖਾਸ ਤਸੱਵਰਾਂ ਨੂੰ ਫਰਦਾਂ ਤੇ ਮੂਰਤਾਂ ਦੇ 
ਰੂਪ ਵਿਚ ਵੇਖਣਾ ਅੱਜ ਵੀ ਬਹੂ ਕੁਝ ਦੇ ਤੇ ਦੱਸ ਸਕਦ' ਏ । ਲੋਕ ਕਹਾਣੀਆਂ ਦੇ ਹਵ ਲੇ 
ਨਾਲ ਅੱਜ ਦੇ ਮਨੁੱਖ ਉਤੇ ਆਪਣੀ ਸ਼<ਸੀਅਤ ਦੇ ਅਣਮਿਥੇ ਤੇ ਉਚੇਚੇ ਪੱਖਾਂ ਦੇ ਮਾਅਨਿਆਂ 
ਦਾ ਭੇਤ ਖੁਲਦਾ ਏ । ਹੀਰਾਂ, ਰਾਂਝ, ਕੈਦੋ, ਮਿਰਜੇ, ਖਰਲ, ਰਾਜੇ ਰਸਾਲ੍ਹ, ਪੂਰਣ, ਰਾਣੀ 
ਲੂਣਾ, ਜ਼ੁਲੈਖਾ, ਯ੍ਰਸਫ, ਬਦੀਉਲ ਜਮਾਲ, ਸਾਹਿਬਾਂ, ਸੱਸੀਆਂ ਤੇ ਪੁੰਨੂ ਕਲ ਵੀ ਅੱਜ ਵੀ 
ਤੋ ਭਲਕੇ ਵੀ ਸਾਡੇ ਵਿਚਕਾਰ ਸਾਡੇ ਅੰਦਰ ਹਰ ਵੇਲੇ ਤੇ ਹਰ ਸਮੇ" ਮੌਜੂਦ ਰਹਿੰਦੇ ਨੇ । 
ਏਸੇ ਲਈ ਹਯ'ਤੀ ਦੇ ਮਿਆਰ ਉੱਕ' ਹੀ ਬਦਲ ਜਾਣ ਦੇ ਬਾਵਜੂਦ ਲੌਕ ਕਹਾਣੀਆਂ ਦੇ 
ਅੰਦਰ ਜਿਹੜਾ ਫਿਤਰੀ ਖੋਹ ਤੇ ਰੈਗਣ ਏ ਉਹ ਕਦੇ ਵੀ ਨਹੀ' ਮੁੱਕੀ ਤੇ ਨਾ ਈ ਮੁੱਕ 
ਸਕਦੀ ਏ ਕਿਉ” ਜੇ ਪੰਜਾਬੀ ਲੋਕ ਕਹਾਣੀਆਂ ਦਾ ਇਹ ਮੋਹ ਤੇ ਸੁਹੱਪਣ ਕੋਈ ਆਰਜ਼ੀ 
ਸ਼ੈ ਨਹੀ, ਹਮੇਸ਼ਾ ਰਹਿਣ ਵਾਲੀ ਚੀਜ਼ ਏ । 6੦ 


6- ਸਿਰਜਣਾ 


ਜਿਰਜਣਾ 


ਕੁਮਾਰ ਵਿਕਲ 


ਐਮਰਜੈਂਸੀ : ਇਕ ਕਵਿਤਾ : ਇਸ਼ਤਿਹਾਰ 


ਇਸੇ ਪੜ੍ਹ 

ਇਸੇ ਪੜ੍ਹਨੇ ਮੇ' ਕੋਈ ਡਰ ਜਾ ਖ਼ਤਰਾ ਨਹੀ” 
ਯੇਹ ਤੋ ਏਕ ਸਰਕਾਰੀ ਇਸ਼ਤਿਹਾਰ ਹੈ 

ਔਰ ਆਜਕਲ ਸਰਕਾਰੀ ਵਿਸ਼ਿਵਹਾਰ 
ਦੀਵਾਰ ਪਰ ਚਿਪਕਾਂ 

ਕੋਈ ਦੇਵਤਾ ਯਾ ਅਵਤਾਰ ਹੈ 


ਇਸੇ ਪੂਜੋ 

ਇਸਮੇ' ਕੁੱਛ ਸੈਦੇਸ਼ ਹੈ” 
ਸੂਚਨਾਏ” ਹੈ” 

ਕੱਛ ਅੰਕੜ ਹੈ” 
ਯੋਜਨਾਏ” ਹੈ” 

ਕੁੱਛ ਵਾਅਦੇ ਹੈ” 
ਘੋੋਸ਼ਨਾਏ' ਹੈ 


ਇਸ ਦੇਵਬਾਨੀ ਕੌ ਪੜ੍ਹੇ 

ਔਰ ਦੂਸਰੋ” ਕੋ ਪੜ੍ਹਕਰ ਸੁਨਉਂ 

ਕਿ ਦੇਸ਼ ਕਿਤਨੀ ਤਰੱਕੀ ਕਰ ਰਹਾ ਹੈ 

ਚੀਜ਼ੋ' ਕੀ ਕੀਮਤੇ' ਗਿਰ ਰਹੀ ਹੈ” 

ਔਰ ਹਮੋ” ਵਿਸ਼ਵ ਬੈਕ ਸੋ ਨਿਆ ਕਰਜ਼ਾ ਮਿਲ ਰਹਾਂ ਹੈ 


ਇਸ ਕਰਜ਼ ਸੇ ਕਈ ਕਾਰਖਾਨੇ ਲਗਾਏ ਜਾਏ'ਗੇ 
ਕਾਰਖਾਨੋ' ਮੋ' ਕਈ ਧੰਧੇ ਚਲਾਏ ਜਾਏ'ਗੇ-- 
ਉਨ ਧੰਧੋ” ਸੇ ਲਾਖੋ` ਕਾ ਲਾਭ ਹੋਗਾ 

ਇਸ ਲਾਭ ਸੇ ਔਰ ਕਾਰਖਾਨੇ ਲਗਾਏ ਜਾਏੱਗੇ । 
ਉਨ ਕਾਰਖਾਨੋ' ਸੇ ਔਰ ਧੈਧੇ ਚਲਾਏ ਜਾਏ'ਗੇ 


ਉਨ ਧੰਧੋ' ਸੇ ਔਰ ਲਾਖੋ ਕਾ ਲਾਭ ਹੋਗਾ 


65 


ਇਸ ਤਰਹ ਲਾਭ-ਦਰ-ਲਾਭ ਕੇ ਬਾਦ 

ਜੋ ਸ਼ੁਭ ਲਾਭ ਹੋਗਾ 

ਉਸ ਸੇ ਗ਼ਰੀਬੋ' ਕੇ ਲੀਏ ਘਰ ਬਨਾਏ ਜਾਏ'ਗੇ 

ਉਨ ਪਰ ਉਨਹੀ' ਕੀ ਸ਼ਾਨ ਕੇ ਝੰਡੇ ਲਹਿਰਾਏ ਜਾਏ'ਗੇ 
ਸਭੀ ਗ਼ਰੀਬ ਆਦਮੀ ਏਕ ਆਵਾਜ਼ ਸੇ ਬੋਲੇ 

ਜੈ ਹਿੰਦ !' 


ਜੈ ਹਿੰਦ ਸਾਹਬ ! 

ਮਗਰ ਇਸ ਦੇਸ਼ ਕਾ ਗ਼ਰੀਬ ਆਦਮੀ ਭੀ ਅਜਬ ਤਮਾਸ਼ਾ ਹੈ 
ਅਪਨੀ ਹੀ ਸ਼ਾਨ ਕਾ ਇਸ਼ਤਿਹਾਰ ਪੜ੍ਹਨੇ ਸੋ ਡਰਤ' ਹੈ 

ਔਰ ਨਿਰੰਤਰ ਰੋਨੇ ਕਾ ਨਾਟਕ ਕਰਤਾ ਹੈ 

ਹਾਂ ਸਾਹਬ, ਮੈ' ਠੀਕ ਕਹਿਤਾ ਹੈ ਹੂ 

ਅਗਰ ਦੇਸ਼ ਕੋ ਠੀਕ ਦਿਸ਼ਾ ਮੈ ਮੋੜਨ ਹੈ 

ਤੋ ਗ਼ਰੀਬ ਆਦਮੀ ਕੀ ਇਸ ਨਾਟਕੀਅ ਮੁਦਰਾ ਕੋ ਤੋੜਨਾ ਹੈ 
ਹਮੇ' ਉਸੇ ਜ਼ਬਰਦਸਤੀ ਇਸ ਦੀਵਾਰ ਕੇ ਪਾਸ ਲਾਨਾ ਹੈ 

ਔਰ ਇਸ ਇਸ਼ਤਿਹਾਰ _ਕੌ ਪੜ੍ਹਵਾਨਾ ਹੈ 


ਆਖਿਰ ਯੋਹ ਸਰਕਾਰ) ਇਸ਼ਤਿਹਾਰ ਹੈ 

ਔਰ ਆਜਕਲ ਸਰਕਾਰੀ ਇਸ਼ਤਿਹਾਰ 

ਦੀਵਾਰ ਪਰ ਚਿਪਕਾ 

ਕੋਈ ਦੇਵਤਾ ਯਾ ਅਵਤਾਰ ਹੈ । €੦ 


[ਪਖਲੀਕੇਸ਼ਨ ਬਿਉਰੇ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ] 


ਸਿਰਜਣਾ 


ਸੁਰਜੀਤ ਗਿੱਲ 
ਮਾਰਕਸਵਾਦੀ ਲਹਿਰ ਦੇ ਨਾ ਫੈਲਣ ਦੇ ਕਾਰਨ 


ਸੇਧ ਦੇ ਐਡੀਟਰ ਨੇ ਜੁਲਾਈ '?7 ਦੇ ਪਰਚੇ ਦੇ ਮੁਖ ਲੋਖ ਵਿਚ ਇਕ ਅੱਹਮ 
ਮਸਲੇ 'ਤੇ ਚਰਚਾ ਛੇੜੀ ਹੈ । ਪੰਜਾਬ ਵਿਚ ਮਾਰਕਸਵਦ ਦਾ ਬੂਟਾ ਕਿਉ ਨਹੀਂ 
ਤੁਰਿਆ ?'' ਭਾਵ ਪੰਜਾਬ ਵਿਚ ਮਾਰਕਸਵਾਦੀ ਲਹਿਰ ਸ਼ਕਤੀਸ਼ਾਲੀ ਕਿਉ” ਨਹੀਂ ਹੋ 
ਸਕੀ ? ਮਸਲਾ ਬਹੁਤ ਅਹਿਮ ਤੇ ਗੈਭੀਰ ਹੈ । ਇਸ 'ਤੇ ਹਰ ਇਕ ਪੰਜਾਬੀ ਤੇ ਮਾਰਕਸ- 
ਵਾਦੀ ਲਹਿਰ ਦੇ ਹਮਦਰਦ ਲਈ ਚਿੰਤਤ ਹੋਣਾ ਜ਼ਰੂਰੀ ਹੈ । ਪਰੋਤ੍ਹ ਇਹ ਮਸਲਾ ਅਜਿਹਾ 
ਨਹੀਂ ਕਿ ਕੁਝ ਓਪਰੇ ਨਿਰਣੈ ਕਰਕੇ ਲੀਡਰ ਕਹਉ'ਦੇ ਕੁਝ ਵਿਅਕਤੀਆਂ ਨੂੰ ਬਈਮਾਨ ਤੇ 
ਕਮਅਕਲ, ਯੱਭਲ ਦਸ ਕੇ ਸਾਰੇ ਮਸਲੋਂ ਨੂੰ ਉਹਨਾਂ ਦੇ ਸਿਰ ਮੜ੍ਹ ਦਿਤਾ ਜਾਵੇ। ਇਹ 
ਮਸਲਾ ਬਹੁਤ ਡੂਰੋਘੀ ਪੁਣ ਛਾਣ ਤੇ ਨਿਕਣਿਆਂ ਦੀ ਮੰਗ ਕਰਦਾ ਹੈ, ਤਾਂ ਕਿ ਕੇਵਲ ਪਿਛ- 
ਲੀਆਂ ਗਲਤੀਆਂ 'ਤੇ ਹੀ ਉੱਗਲ ਨਾ ਧਰੀ ਜਾਵੇ ਬਲਕਿ ਅੱਗੇ ਲਈ ਵੀ ਕੋਈ ਦਰੁਸਤ 
ਰਾਹ ਜਾਂ ਸੋਧ ਲੱਭੀ ਜਾ ਸਕੇ ਅਤੇ ਮਾਰਕਸਵਾਦੀ ਲਹਿਰ ਪੰਜਾਬ ਵਿਚ ਵੀ ਡੂੰਘੀਆਂ ਜੜ੍ਹਾਂ 
ਫੜ ਸਕੇ ਤੇ ਵਿਕਾਸ ਕਰ ਸਕੇ । 

ਇਸ ਮਸਲੇ ਵੱਲ ਦਰੁਸਤ ਪਹੁੰਚ ਇਹ ਬਣਦੀ ਹੈ ਕਿ ਪੰਜਾਬ ਦਾ ਰਾਜਸੀ, ਆਰਥਿਕ 
ਤੇ ਸਮਾਜਕ ਪਿਛੋਕੜ ਘੋਥ ਕੇ ਉਹਨਾਂ ਕਾਰਨਾਂ ਦੀ ਭਾਲ ਕੀਤੀ ਜਾਵੇ ਜਿੰਨ੍ਹਾਂ ਕਾਰਨਾਂ 
ਕਰਕੇ ਮਾਰਕਸਵਾਦੀ ਲਹਿਰ ਵਿਕਾਸ ਨਹੀ ਕਰ ਸਕੀ । ਜੇਕਰ ਇਸ ਗੱਲ ਨੂੰ ਵੀ ਮੰਨ 
ਲਈਏ ਕਿ ਲੀਡਰਸ਼ਿਪ ਬੇਈਮਾਨ ਤੇ ਯੱਭਲ ਸੀ । ਹਾਲਾਂਕਿ ਇਹ ਗੱਲ ਪੂਰੀ ਤਰ੍ਹਾਂ 
ਦਰੁਸਤ ਨਹੀ" ? ਤਾਂ ਭੀ ਪਹਿਲਾਂ ਉਹਨਾਂ ਕਾਟਨਾਂ ਦੀ ਘੋਖ ਕਰਨ] ਪਵੇਗੀ, ਜਿੰਨ੍ਹਾਂ ਕਾਰਨਾਂ 
ਕਰ ਕੇ ਲੀਡਰਸ਼ਿਪ ਬੇਈਮਾਨ ਬਣੀ ਤੇ ਯਭਲ ਹੋਣ ਦੇ ਬਾਵਜੂਦ ਵੀ ਆਪਣੀ ਜਕੜ 
ਕਾਇਮ ਰਖ ਸਕੀ ? 

ਮਾਰਕਸਵਾਦ ਵਿਗਿਆਨ ਹੈ, ਉਹ ਹਰ ਇਕ ਗੱਲ ਦਾ ਭੌਤਕੀ ਕਾਰਨ ਲੱਭਦਾ ਤੇ 
ਪਰਮਾਣੀਕ ਸੱਚ ਤਕ ਅਪੜਦਾ ਹੈ । ਇਸ ਸੰਦਰਭ ਵਿਚ ਗੁਹਵੇਲ ਪੰਨੂੰ ਦੇ ਨਿਰਣੈ ਭੌਤਕੀ 
ਕਾਰਨਾਂ 'ਤੇ ਆਧਾਰਤ ਤੇ ਪ੍ਰਮਾਣੀਕ ਸੱਚ ਤਕ ਨਹੀ“ ਅਪੜਦੇ ਕੇਵਲ ਅੰਤਰਮੁਖੀ ਨਿਰਣੈ 
ਹੀ ਰਹਿੰਦੇ ਹਨ । ਬੁਨਿਆਦੀ ਨਿਰਣੈ ਕਰਨ ਲਈ ਡੂੰਘੀ ਖੋਜ ਤੇ ਬਹੁ-ਪੱਖੀ ਸਮੱਗਰੀ ਦੀ 
ਲੋੜ ਹੈ। ਇਹ ਕੁਝ ਹਕੀਕਤ ਵਿਚ ਮਾਰਕਸਵਾਦੀ ਪਾਰਟੀਆਂ, ਵਿਦਵਾਨਾਂ ਤੇ ਸੈਸਥਾਵਾਂ 
ਦੇ ਸਾਂਝੇ ਯਤਨਾਂ ਰਾਹੀ ਹੀ ਕੀਤਾ ਜਾ ਸਕਦਾ ਹੈ । ਕੋਈ ਇਕ ਵਿਦਵਾਨ ਉਸ ਕੋਲ ਭਾਵੇ' 
ਕਿੰਨੇ ਹੀ ਸਾਧਨ ਤੇ ਵਸੀਲੇ ਹੋਣ ਇਹ ਕੁਝ ਨਹੀ” ਕਰ ਸਕਦਾ । 

ਇਸ ਦੇ ਨਾਲ ਇਕ ਗੱਲ ਇਹ ਹੈ ਕਿ ਪੰਜਾਬ ਵਿਚ ਮਾਰਕਸੀ ਲਹਿਰ ਦੇ ਬਹੁਤੇ 
ਮੋਢੀ ਉਤਸ਼ਾਹੀ, ਸਿਰੜੀ ਤੇ ਅਣਥਕ ਅਮਲੀ ਕਾਮੇ ਸਨ । ਪਰੰਤੂ ਉਹਨਾਂ ਦੇ ਕਿਸਾਨੀ 
ਪਿਛੋਕੜ ਕਾਰਨ ਸਿਧਾਂਤਕ ਗੁੰਝਲਾਂ ਸੁਲਝਉਣ ਤੇ ਤੱਤ ਕੱਢਣ ਦਾ ਨਾ ਉਹਨਾਂ ਕੋਲ ਸਮਾਂ 
ਜਿਰਜਣਾ 67 


ਸੀ ਤੇਂ ਨਾਂ ਹੀ ਸਮਰਥਾ । ਇਹ ਕੁਝ ਯਭਲਪੁਣਾ ਨਹੀ' ਬਲਕਿ ਪਰਿਸਥਿਤੀਆਂ ਦੀ ਦੇਣ 
ਮਜਬੂਰੀਆਂ ਸਨ । ਮੁਢਲੇ ਸਮੋ ਵਿਚ ਜੋ ਵੀ ਸਿਧਾਂਤਕ ਕੰਮ ਕੀਤਾ ਗਿਆ ਉਹਦਾ ਰਿਕਾਰਡ 
ਬਹੁਤ ਘੱਟ ਪ੍ਰਾਪਤ ਹੈ । ਕਮਿਊਨਿਸਟ ਪਾਰਟੀਆਂ ਵਿਚੋਂ ਕਿਸੇ ਕੋਲ ਵੀ ਮੁਕੌਮਲ 
ਰਿਕਾਰਡ ਨਹੀ” ਹੈ । ਵਿਅਕਤੀਗਤ ਤੌਰ 'ਤੇ ਕਿਸੇ ਵੀ ਵਿਅਕਤੀ ਕੋਲ ਮੁਕੰਮਲ ਰਿਕਾਰਡ 
ਨਹੀ" ਹੈ । ਜੇਕਰ ਕਿਸੇ ਕੋਲ ਹੈ, ਤਾਂ ਉਹ ਦਿਖਉਣ ਲਈ ਤਿਆਰ ਨਹੀ' । ਨਾ ਹੀ ਕਿਸੇ 
ਮਾਰਕਸਵਾਦੀ ਪਾਰਟੀ ਦੇ ਅਮਲੀ ਕਾਮੇ ਕੋਲ ਏਨੇ ਵਸੀਲੇ ਹਨ ਕਿ ਉਹ ਇਹ ਤੱਥ 
ਇਕੱਠੇ ਕਰ ਸਕੇ । ਪਾਰਟੀਆਂ ਆਪ ਵੀ ਅਜਿਹੇ ਵਸੀਲੇ ਜੁਟਾ ਸਕਣ ਦੇ ਸਮਰੱਥ ਨਹੀ” 
ਹਨ । ਇਹ ਮੁਢਲੀਆਂ ਮੁਸ਼ਕਲਾਂ ਇਸ ਮਸਲੇ ਦੀ ਖੋਜ ਵਿਚ ਹਨ । 

ਕੋਈ ਮਾਰਕਸੀ ਪਾਰਟੀ ਪੂਰਨ ਤੌਰ 'ਤੇ ਸਮੁਚੇ ਪੰਜਾਬ ਦਾ ਆਰਥਿਕ ਤੇ ਜਮਾਤੀ 
ਸਰਵੇਖਣ ਕਰਕੇ ਜਮਾਤੀ ਕਤਾਰਬੈਦੀ ਤੇ ਘੋਲ ਦੀ ਪੈੱਤੜੇਬਜ਼ੀ ਤਿਆਰ ਨਹੀ” ਕਰ 
ਸਕੀ । ਇਹ ਸਮੇ” ਸਮੇ” ਤਾਂ ਕੀਤਾ ਜਾਂਦਾ ਰਿਹਾ ਹੈ, ਪਰ ਉਹ ਸਮੁਚੇ ਮਸਲੇ ਨੂੰ ਆਪਣੇ 
ਦਾਇਰੇ ਵਿਚ ਨਹੀ” ਲੈ ਸਕੀਆਂ । ਇਹ ਵੀ ਇਕ ਕਾਰਨ ਮਾਰਕਸੀ ਲਹਿਰ ਦੇ ਨਾ ਫੈਲਣ 
ਦਾ ਹੈ । ਪਰੋਤ੍ੂ ਮੂਲ ਪ੍ਰਸ਼ਨ ਪੰਜਾਬ ਦੇ ਆਰਥਿਕ ਤੇ ਜਮਾਤੀ ਸਰਵੇਖਣ ਦੀ ਅਣਹੋ'ਦ 
ਬਣਦਾ ਹੈ । ਮਾਰਕਸੀ ਲਹਿਰ ਦੇ ਜੜ੍ਹ ਨਾ ਫੜ ਸਕਣ ਦਾ ਇਕ ਕਾਰਨ ਇਥੋ ਦੀਆਂ 
ਸਮਾਜਕ, ਭੂਗੋਲਕ ਤੇ ਇਤਿਹਾਸਕ ਪਰਿਸਥਿਤੀਆਂ ਵੀ ਹਨ । ਇਥੋ ਦੀ ਆਰਥਿਕ ਤੇ 
ਸਮਾਜਕ ਬਣਤਰ ਅਜਿਹੀ ਹੈ ਜਿਸ ਉਤੇ ਜਗੀਰਦਾਰੀ ਸੋਚ ਦੀ ਜਕੜ ਬਹੁਤ ਡੂਘੀ ਹੈ । 
ਕਿਸਾਨ] ਦਾ ਬਹੁਤਾ ਵੱਡਾ ਹਿੱਸਾ ਮਾਲਕ ਕਿਸਾਨੀ ਦਾ ਹੈ । ਇਹ ਮਾਲਕ ਕਿਸਾਨੀ ਦੀ ਪ੍ਰਬਾ 
ਪੰਜਾਬ ਵਾਂਗ ਬਹੁਤ ਘੱਟ ਥਾਂਈ” ਮਿਲਦੀ ਹੈ । ਇਹ ਜ਼ਮੀਨ ਦੀ ਮ'ਲਕੀ ਕ੍ਰਿਸਾਣੀ ਦੇ ਪਰੋਲੇ- 
ਤਾਰੀ ਕਰਨ ਦੇ ਰਾਹ ਵਿਚ ਅੜਿਕਾ ਬਣੀ ਰਹੀ ਹੈ । ਇਹ ਸੋਚ ਇਥੋ” ਤਕ ਭਾਰੂ ਹੈ ਕਿ 
ਪੰਜਾਬੀ ਕਿਸਾਨ ਵਿਦੇਸ਼ਾਂ ਵਿਚ ਜਾਕੇ ਮਜ਼ਦੂਰੀ ਕਰਦਾ ਹੈ, ਪਰ ਪੰਜਾਬ ਵਿਚ _ਕਾਰਖਾਨਾ 
ਲਾਉਣ ਦੀ ਥਾਂ ਜ਼ਮੀਨ ਖ਼ਰੀਦਦਾ ਹੈ । ਇਹ ਜ਼ਮੀਨ ਦੀ ਮਾਲਕੀ ਸਮੂਹਕਤਾ ਕਾਇਮ 
ਕਰਨ ਦੀ ਥਾਂ ਵਿਅਕਤੀਗਤਤਾ ਉਸਾਰਦੀ ਰਹੀ ਹੈ । 

ਪੰਜਾਬ ਦੇ ਭਾਰਤ ਦੇ ਦੂਜੇ ਰਾਜਾਂ ਨਾਲੋ” ਪਿਛੋ ਅੰਗਰੇਜ਼ੀ ਕਬਜ਼ੇ ਹੇਠ ਆਉਣ ਕਾਰਨ 
ਨਵੀ" ਵਿਦਿਆ ਦਾ ਵਿਕਾਸ ਬਹੁਤ ਪਛੜਕੇ ਹੋਇਆ । ਅੰਗਰੇਜ਼ਾਂ ਨੇ ਇਥੇ ਕਲਰਕ ਜਾਂ 
ਹੋਰ ਸਿਵਲੀਅਨ ਪ੍ਰਬੋਧਕ ਮਾਮਲਾ ਕਾਇਮ ਕਰਨ ਲਈ ਵਿਦਿਆ ਦਾ ਪਸਾਰ ਨਹੀ" 
ਕੀਤਾ ਬਲਕਿ ਇਹਨੂੰ ਫ਼ੌਜੀ ਭਰਤੀ ਦਾ ਖੇਤਰ ਹੀ ਰਖਿਆ । ਇਸ ਕਾਰਨ ਇਥੇ ਦਰਮਿ- 
ਆਨੋ ਤਬਕੇ ਵਿਚੋ" ਬੁਧੀਜੀਵੀਆਂ ਦ' ਤਬਕਾ ਪੈਦਾ ਨਹੀ ਹੋ ਸਕਿਆ ਜਿਵ” ਬੰਗਾਲ 
ਵਿਚ 'ਭੱਦਰ ਲੋਕ' ਤਬਕਾ ਪੈਦਾ ਹੋਇਆ । ਪੰਜਾਬ ਦੀ ਆਰਥਿਕ ਤੇ ਸਮਾਜਕ ਸਥਿਤ) 
ਰੂਸੀ ਕਜ਼ਾਕਾਂ ਨਾਲ ਬਹੁਤ ਹੱਦ ਤੱਕ ਮਿਲਦੀ ਹੈ । ਉਹ ਵੀ ਬਹੁਤ ਪਛੜਕੇ ਇਨਕਲਾਬੀ 
ਧਾਰਾ ਅਧੀਨ ਆਏ ਸਨ । ਪਹਿਲਾਂ ਉਲਟ-ਇਨਕਲਾਬ ਦਾ ਹਥਿਆਰ ਬਣੇ ਰਹੇ ਸਨ । 

ਪੰਜਾਬ ਵਿਚ ਰਣਜੀਤ ਸਿੰਘ ਦਾ ਰਾਜ ਬਹੁਤ ਘੱਟ ਸਮਾਂ ਰਿਹਾ । ਉਹ ਵੀ ਸਾਰੇ 
ਪੰਜਾਬੀਆਂ ਨੂੰ ਪੂਰੀ ਤਰ੍ਹਾਂ ਇਕ ਕੌਮ ਨਾ ਬਣਾ ਸਕਿਆ । ਉਹਨੇ ਕੌਮ ਬਣਨ ਲਈ ਬੁਨਿ= 
ਆਦੀ ਸ਼ਰਤ ਬੋਲੀ ਦੀ ਸਾਂਝ ਦੇ ਹੁੰਦਿਆਂ ਵੀ ਲਿੱਪੀ ਦਾ ਮਸਲਾ ਨਾ ਸੁਲਝਾਇਆ । 
68 ਸਿਰਜਣਾ 


ਬਲਕਿ ਸਰਕਾਰੀ ਬੋਲੀ ਫ਼ਾਰਸੀ ਹੀ ਰਖ਼ੀ । ਇਸ ਪਾੜ ਨੂੰ ਪਿੱਛੋਂ ਚਲੀਆਂ 'ਪੁਨਰ ਸੁਰ= 
ਜੀਤੀ' ਦੀਆਂ ਧਾਰਮਿਕ ਲਹਿਰਾਂ ਨੇ ਹੌਰ ਵੀ 'ਚੌੜਾ' ਕਰ ਦਿਤਾ । ਲਿੱਪੀ ਦੇ ਵਿਰੋਧ ਨੇ 
ਬੋਲੀ ਦੀ ਸਾਂਝ ਨੂੰ ਵੀ ਪੱਕੀ ਨਾ ਰੋਣ ਦਿਤਾ । ਖ਼ਸ ਕਰ ਕੇ ਸਿੰਘ ਸਭਾ ਲਹਿਰ ਦੇ 
ਪਿਉਰੀਟਨਵਾਦ (20911881590) ਨੇ ਗ੍ਰਮੁਖੀ ਲਿੱਪੀ ਨੂੰ ਪੰਜਾਬੀ ਬੋਲੀ ਦੀ ਲਿੱਪੀ ਬਨਾ 
ਉਣ ਵਿਚ ਤੰਗ-ਨਜ਼ਰੀ ਵਰਤ!, ਜਿਸ ਤੋ` ਦੂਜੇ ਤੌਗ-ਨਜ਼ਰਾਂ ਨੇ ਲਾਭ ਉਠਾਇਆ । 
ਸਿੰਘ ਸਭ! ਲਹਿਰ ਨੇ ਹੀ ਸਭਿਆਚਾਟਕ ਵਿਰਸੇ ਦੀ ਏਕਤਾ ਨੂੰ ਭੰਗ ਕੀਤਾ । ਗਿੱਧੇ ਤੇ 
ਤੀਆਂ ਨੂੰ ਮਨਮੱਤ ਕਰਾਰ ਦੇ ਕੇ ਪੰਜ'ਬੀ ਕੌਮ ਦੇ ਇਕ ਵੱਡੇ ਹਿੱਸੇ ਨੂੰ ਕੌਮੀ ਧਾਰੇ ਵਿਚੋ' 
ਬਾਹਰ ਕੱਢ ਦਿਤਾ । ਇਹ ਕੁਝ ਫਿਰਕੁ ਤੰਗ-ਨਜ਼ਰੀ ਦੇ ਰੂਪ ਵਿਚ ਪ੍ਰਗਟ ਹੋਇਆ ਤੇ 
ਪੰਜਾਬੀ ਕੌਮ ਨੂੰ ਵੰਡਣ ਦਾ ਕਾਰਨ ਖਣਿਆ। ਇਹੋ ਕਾਰਨ ਸੀ ਕਿ ਕੌਮੀ ਲਹਿਰ ਸਮੇ” 
ਪੰਜਾਬ ਵਿਚ ਕਾਂਗਰਸ ਕੌਮੀ ਪਾਰਟ ਤੇ ਏਕਤਾ ਦੀ ਪ੍ਰਤੀਕ ਨਹੀ ਬਣ ਸਕੀ । ਸਿਖਾਂ ਤੇ 
ਮੁਸਲਮਾਨਾਂ ਦਾ ਬਹੁਤਾ ਵੱਡਾ ਹਿੱਸਾ ਇਸ ਤੋ ਅਟੈਕ ਹੀ ਰਿਹਾ । ਇਸ ਤਰ੍ਹਾਂ ਕੌਮ ਬਣਨ 
ਲਈ ਦੋ ਮੁਢਲੀਆਂ ਸ਼ਰਤਾਂ ਬੋਲ (ਲਿੱਪੀ) ਤੇ ਸਤਤਿਅਚਾਰਕ ਵਿਰਸੇ ਦੀ ਏਕਤਾ ਪੂਰੀਆਂ 
ਨਾ ਹੋ ਸਕੀਆਂ ਅਤੇ ਪੰਜਾਬੀ ਇਕ ਕੌਮ ਨਾ ਬਣ ਸਕੇ । ਫਿਰਕ੍ਰ ਪ੍ਰਭਾਵ ਉਹਨਾਂ 'ਤੇ ਭਾਰੂ 
ਰਿਹਾ । ਜਿਹੜਾ ਮਾਰਕਸਵਾਦ ਵਰਗ) ਵਿਗਿਆਨਕ ਲਹਿਰ ਦੇ ਵਾਧੇ ਲਈ ਮਾਰੂ ਰੋਗ ਹੈ । 

ਹਮਲਆਵਰਾਂ ਦੇ ਰਹ ਵਿਚ ਹੋਣ ਕਾਰਨ, ਨਿੱਤ ਨਵੇ` ਉਜਾੜੇ ਤੇ ਸਰਕਾਰਾਂ ਦੇ ਬਦਲਣ 
ਕਾਰਨ ਪੰਜਾਬੀਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਕਦੇ ਵੀ ਰਵਾਇਤ) ਪ੍ਰਬਲ ਰੂਪ ਨਾ ਧਰ 
ਸਕਿਆ । ਸਮੋ ਸਮੇ' ਇਹਦਾ ਉਭਾਰ ਤਾਂ ਉਠਦ: ਰਿਹਾ ਪਰੈਤੂ ਇਕ ਸਦੀਵੀ ਦੇਸ਼ ਭਗਤੀ 
ਦੀ ਲਹਿਰ 'ਸ਼ਵਨਵਾਦ' ਦਾ ਰੂਪ ਨਹੀ” ਧਾਰ ਸਕੀ । ਇਹੋ ਕਾਰਨ ਹੈ ਕਿ ਪੰਜਾਬੀਆਂ ਨੂੰ 
ਪੰਜਾਬ ਤ ਕਨੇਡਾ ਵਿਚ ਬਹੁਤ' ਅੰਤਰ ਨਹੀ ਭਾਸਦਾ । ਆਰਥਿਕ ਪ੍ਰਬੋਧ ਉਤੇ ਜਗੀਰੂ- 
ਜਕੜ ਕਾਰਨ ਪੰਜਾਬ ਦਾ ਸਨਅਤੀਕਰਨ ਵੀ ਨਹੀ ਹੋਇਆ, ਜਿਸ ਕਾਰਨ ਜਥੇਬੰਦ 
ਮਜ਼ਦੂਰ ਜਮਾਤ ਤੇ ਲਹਿਰ ਪੈਦਾ ਨਹੀ” ਹੋ ਸਕੀ, ਜਿਹੜੀ ਗੁਣ ਤੇ ਗਿਣਤੀ ਦੇ ਪਖ” 
ਪੰਜਾਬ ਦੀ ਮਾਰਕਸਵ'ਦੀ ਲਹਿਰ ਨੂੰ ਪ੍ਰਭਾਵਤ ਕਰਦੀ ਤੇ ਇਸ ਨੂੰ ਦਰੁਸਤ ਮੋੜ ਦਿੰਦੀ । 
ਮਾਲਕ-ਕਿਸਾਨ ਪ੍ਰਥਾ ਕਾਰਨ ਪੇੱਡੂ ਖੇਤ ਮਜ਼ਦੂਰ ਪੰਜਾਬ ਵਿਚ ਮੁਖ ਤੌਰ 'ਤੇ ਆਰਥਿਕ 
ਮੰਦਹਾਲੀ ਤੇ ਸਮਾਜਕ ਜਬਰ ਦਾ ਭਾਗੀ ਨਹੀ ਰਿਹ ਜਿਵ' ਦੂਜੇ ਰਾਜਾਂ ਵਿਚ ਰਿਹਾਂ ਹੈ । 
ਅੱਜ ਉਸੇ ਤਰ੍ਹਾਂ ਮੰਦਹਾਲੀ ਦੇ ਸਮੋ ਵੀ ਕੌਗਾਲੀ-ਕਰਨ ਦੀ ਰਫ਼ਤਾਰ ਦੂਜੇ ਰਾਜਾਂ ਨਾਲੋ” 
ਸੁਸਤ ਹੈ । 

ਪੰਜਬ ਵਿਚ ਮਾਰਕਸੀ ਲਹਿਰ ਨੂੰ ਤੌਰਨ ਵਾਲੇ ਗ਼ਦਰੀ ਲਹਿਰ, ਬਬਰ ਲਹਿਰ ਤੇ 
ਅਕਾਲੀ ਲਹਿਰਾਂ ਵਿਚੋ” ਲੰਘੇ ਜਾਂ ਉਹਨਾਂ ਤੋ" ਪ੍ਰਰਤ ਸਨ । ਇਹ ਸਾਰੀਆ ਲਹਿਰਾਂ ਮੁਖ 
ਤੌਰ 'ਤੇ ਕਿਸਾਨੀ ਦੀਆਂ ਲਹਿਰਾਂ ਸਨ । ਇਹਨਾਂ ਵਿਚ ਭਾਗ ਲੈਣ ਵਾਲਿਆਂ ਦਾ ਬਹੁਤਾ 
ਹਿੱਸਾ ਕਿਸਾਨੀ ਵਿਚੋ ਤੇ ਉਹ ਵੀ ਦਰਮਿਆਨੀ ਕਿਸਾਨੀ ਵਿਚੋਂ ਸੀ । ਵਿਰਸੇ ਵਿਚ ਮਿਲੀ 
ਦਰਮਿਆਨੀ ਕਿਸਾਨੀ ਨੂੰ ਗੁਣ ਤੇ ਗਿਣਤੀ ਪਖੋ' ਪਹਿਲ ਕਦਮੀ ਅੱਜ ਵੀ ਉਸੇ ਤਰ੍ਹਾਂ 
ਕਾਇਮ ਹੈ । ਅੱਜ ਵੀ ਸਾਰੀਆਂ ਰਵਾਇਤੀ ਤੇ ਨਵੀਆਂ ਮਾਰਕਸੀ ਪਾਰਟੀਆਂ ਦੀ ਗੀੜ੍ਹ 
ਦੀ ਹੱਡੀ ਦਰਮਿਆਨੀ ਕਿਸਾਨੀ ਹੈ, ਜਿਸ ਲਈ ਇਨਕਲਾਬ ਢਿੱਡ ਦੀ ਲੌੜ ਨਹੀ', ਜਿਹੜਾ 
ਸਿਰਜਣਾ 69 


ਕਦੇ ਤੇਜ਼ ਹੋ ਜਾਂਦਾ ਹੈ ਕਦੇ ਮੱਠ, ਕਦੇ ਉੱਕਾ ਹੀ ਉਤਰ ਜਾਂਦਾ ਹੈ । ਜਿਸ ਕਾਰਨ ਕਿਸੇ 
ਸਮੇਂ ਦੇ ਇਨਕਲਾਬੀ ਬਿਨਾ ਕਿਸੇ ਮਾਨਸਿਕ ਗੁੰਝਲ ਦੇ ਸਫ਼ਲ ਕਿਸਾਨ, ਸਫ਼ਲ ਪ੍ਰੋਫ਼ੈਸਰ ਤੇ 
ਅਫਸਰ ਬਣ ਜਾਂਦੇ ਹਨ । ਪੰਜਾਬ ਦੀਆਂ ਮਾਰਕਸੀ ਪਾਰਟੀਆਂ ਵਿਚ ਜਿੰਨਾ ਕਾਡਰ 
ਆਇਆ ਤੇ ਗਿਆ ਇਸ ਦੀ ਮਿਸਾਲ ਹੋਰ ਰਾਜਾਂ ਵਿਚ ਨਹੀ' ਮਿਲਦੀ । ਇਹ ਕਿਸਾਨੀ 
ਮੁੱਢ ਤੇ ਸੋਚ ਦਾ ਮੰਤਕੀ ਸਿੱਟਾ ਹੈ । 

ਕਿਸਾਨੀ ਆਮ ਤੌਰ 'ਤੇ 'ਨਾਇਕ ਪੂਜ' ਹੁੰਦੀ ਹੈ । ਪੰਜਾਬ ਦੀ ਕਿਸਾਨੀ ਵੀ ਇਸ 
ਔਗੁਣ ਤੋ ਬਰੀ ਨਹੀਂ` ਹੈ । ਇਹ ਸਦਾ ਵਿਅਕਤੀਆਂ ਮਗਰ ਲਗਦੀ ਹੈ ਜਿਸ ਕਾਰਨ 
ਕਈ ਵੇਰ ਚੰਗੇ ਸਿੱਟੇ ਵੀ ਨਿਕਲੇ ਹਨ, ਕਈ) ਵੇਰ ਭੈੜੇ ਵੀ । ਸਿੱਖ ਲਹਿਰ ਦਾ ਇਤਿਹਾਸ 
ਇਸ ਗੱਲ ਦਾ ਗਵਾਹ ਹੈ । ਮਾਰਕਸ) ਲਹਿਰ ਸਮੇ ਇਹੋ ਗੱਲ ਵਾਪਰੀ ਹੈ । ਮਾਰਕਸੀ 
ਪਾਰਟੀਆਂ ਅੰਦਰ ਵੀ ਇਹ ਰੋਗ ਰਿਹਾ ਹੈ ਜਿਸ ਨੇ ਇਸ ਲਹਿਰ ਨੂੰ ਬਹੁਤ ਨੁਕਸਾਨ 
ਪੁਚਾਇਆ ਹੈ । 

ਪੰਜਾਬ ਵਿਚ ਮਾਰਕਸੀ ਲਹਿਰ ਦੇ ਵਿਕਾਸ ਦਾ ਨਿਰਣਾ ਕਰਨ ਸਮੇ ਉਪਰਲੇ ਤੱਥ 
ਅੱਖੋਂ ਉਹਲੇ ਨਹੀ” ਕੀਤੇ ਜਾ ਸਕਦੇ, ਨਾ ਹੀ ਇਹਨਾਂ ਨੂੰ ਅੱਖੋਂ ਪਰੋਖੋ ਕਰਨਾ ਮਾਰਕਸਵਾਦ 
ਹੋਵੇਗਾ । ਮੂਲ ਰੂਪ ਵਿਚ ਮਾਰਕਸੀ ਲਹਿਰ ਦੇ ਵਿਕਾਸ ਨੂੰ ਜੌਖਣ ਲਈ ਇਥੋ” ਦੀਆਂ 
ਆਰਥਿਕ ਤੇ ਸਮਾਜਕ ਪਰਿਸਥਿਤੀਆਂ ਦਾ ਨਿਰਣਾ ਕਰਨਾ ਚਾਹੀਦਾ ਹੈ । ਇਹੋ ਲਹਿਰ ਨੂੰ 
ਪ੍ਰਭਾਵਿਤ ਕਰਦੀਆਂ ਹਨ । ੦੦ 

(ਪਿੰਡ ਤੇ ਡਾਕਘਰ ਘੋਲੀਆ ਕਲਾਂ, ਤਸੀਲ ਮੋਗਾ, ਜ਼ਿਲਾ ਫਰੀਦਕੋਟ] 


ਇਹ ਸੱਚ ਨਹੀ ਕਿ ਰੱਬ ਅਜਿਹੇ ਵਿਚਾਰਾਂ ਦਾ ਸਮੂੰਹ ਹੈ ਜੋ ਸਮਾਜੀ 
ਭਾਵਾਂ ਨੂੰ ਜਾਗ੍ਰਿਤ ਤੇ ਸੈਗਠਿਤ ਕਰਦੇ ਹਨ । ਇਤਿਹਾਸ ਵਿਚ ਵੀ ਤ 
ਵਾਸਤਵਿਕ ਜੀਵਨ ਵਿਚ ਵੀ ਰੱਬ ਪਹਿਲ ਪ੍ਿਥਮੇ ਅਜਿਹ ਵਿਚਾਰਾਂ ਦਾ 
ਸਮੂੰਹ ਹੈ ਜੋ ਬਾਹਰਲੀ ਪ੍ਰਕ੍ਿਤੀ ਅਤੇ ਸ਼੍ਰੋਣਿਕ ਜੂਲੋ-ਦੋਹਾਂ ਦੁਆਰਾ 
ਮਨੁੱਖ ਨੂੰ ਬੁਰੀ ਤਰ੍ਹਾਂ ਅਧੀਨ ਰੱਖਣ ਨੇ ਉਤਪੰਨ ਕੀਤੇ ਹਨ-ਵਿਚਾਰ 
ਜੋ ਇਸ ਅਧੀਨਗੀ ਨੂੰ ਹੋਰ ਪ੍ਰਪੱਕ ਕਰਦੇ ਅਤੇ ਵਰਗ ਸੰਘਰਸ਼ ਨੂੰ ਗੂੜ੍ਹੀ 
ਨੀਦ ਵਿਚ ਸੁੱਟਦੇ ਹਨ ।...ਅੱਜ ਰੱਬ ਦੇ ਵਿਚਾਰ ਦੀ ਅਤਿਅੰਤ ਵਧੀਆ 
ਤੇ ਸ਼ੁਭਭਾਵੀ ਪੈਰਵਾਈ ਕਰਨਾ ਵੀ ਪ੍ਰਤਿਗਾਮਤਾ ਦੀ ਪੈਰਵਾਈ ਕਰਨਾ ਹੈ । 

[ਲੈਨਿਨ] 


ਪਿ 
70 ਸਿਰਜਣਾ 


ਰੈਗ ਮੰਚ 
ਅਮਾਲ ਅਲਾਨਾ ਦਾ 'ਬਲਦੇ ਟਿੱਬੇ' 


'ਬਲਦੇ ਟਿੱਥੇ' ਪੰਜਾਬੀ ਦਾ ਇਕ ਪੂਰਾ ਨਾਟਕ ਹੈ । ਇਹ ਪੰਜਾਬ ਯੂਨੀਵਰਸਿਟੀ 
ਥੀਏਟਰ ਵਿਭਾਗ ਲਈ ਅਮਾਲ ਅਲਾਨਾ ਦਾ ਪਹਿਲਾ ਨਿਰਦੇਸ਼ਿਤ ਨਾਟਕ ਹੈ । ਰੈਗ ਮੰਚ 
ਦੀ ਕਲਾ ਦੇ ਅਧਿਐਨ ਲਈ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਲਈ ਇਹ ਇਕ ਉੱਤਮ 
ਅਭਿਆਸ ਹੈ । 

ਨਾਟਕ ਖੇਡਣ ਦੇ ਪਹਿਲੇ ਦਿਨ (9 ਅਕਤੂਬਰ ਨੂੰ) ਯੂਨੀਵਰਸਿਟੀ ਥੀਏਟਰ ਵਿਭਾਗ 
ਵਲੋ" ਜਾਰੀ ਕੀਤੀ ਗਈ ਵਿਵਰਣਿਕ' ਦੇ ਮੁੱਖ ਕਵਰ ਉਤੇ ਇਸ ਗੱਲ ਦਾ ਸੰਕੇਤ ਦਿਤਾ 
ਗਿਆ ਸੀ ਕਿ ਇੰਡੀਅਨ ਥੀਏਟਰ ਵਿਭਾਗ 'ਡੀਜ਼ਾਇਰ ਅੰਤਰ ਦੀ ਐਲਮਜ਼' (12੪60 
ਹਨਹਣ ੧0੩ £1ਸ5) ਦਾ ਪੰਜਾਬੀ ਰੂਪਾਂਤਰ ਪੇਸ਼ ਕਰ ਰਿਹਾ ਹੈ । ਨਾਟਕ ਦੀ 
ਭੂਮਿਕਾ ਵਿਚ ਅਮਾਲ ਅਲਾਨਾ ਇਹ ਗੱਲ ਪੱਕਿਆਂ ਕਰਦੀ ਹੈ ਕਿ 'ਬਲਦੇ ਟਿੱਥੇ' 
ਅਮਰੀਕਨ ਨਾਟਕਕਾਰ ਯੂਜੀਨ ਓ 'ਨੀਲ ਦੇ 'ਡੀਜ਼ਾਇਰ ਅੰਡਰ ਦੀ ਐਲਮਜ਼' ਦਾ ਹੀ 
ਇਕ ਪੰਜਾਬੀ ਰੂਪਾਂਤਰ ਹੈ । ਯੂਜੀਨ ਓ 'ਨੀਲ ਦਾ ਇਹ ਨਾਟਕ ਉਸਦੇ ਸਰਵੋਤਮ ਨਾਟਕਾਂ 
ਵਿਚੋਂ ਇਕ ਮੰਨੀ-ਪ੍ਰਮੰਨੀ ਕਿਰਤ ਹੈ । ਓ 'ਨੀਲ ਜਿਸ ਦਾ ਜਨਮ 1888 ਈ: ਵਿਚ 
ਹੋਇਆ, ਨੇ ਵਰਤਮਾਨ ਸਦੀ ਦੇ ਤੀਸਰੇ ਦਹਾਕੇ ਅਤੇ ਚੌਥੇ ਦਹਾਕੇ ਦੇ ਸ਼ੁਰੂ ਸ਼ੁਰੂ ਦੇ ਸਾਲਾਂ 
ਵਿਚ ਨਾਟਕ-ਸਾਹਿਤ ਦੇ ਖੇਤਰ ਵਿਚ ਆਪਣਾ ਯੋਗਦਾਨ ਦਿਤਾ ਹੈ । 

ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਸਮਲੋਚਕ ਡਾ: ਅਤਰ ਸਿੰਘ ਨੇ 'ਬਲਦੇ ਟਿੱਬੇ' 
ਦੇ ਆਪਣੇ ਸਾਹਿੱਤਕ ਰੀਵੀਊ ਵਿਚ ਜਿਹੜਾ ਕਿ 19 ਅਕਤ੍ਰਬਰ ਦੇ 'ਇੰਡੀਅਨ ਐਕਸਪ੍ਰੈਜ' 
ਵਿਚ ਛਪਿਆ, ਇਸ ਤੱਥ ਉਤੇ ਚਾਨਣਾ ਪਾਇਆ ਹੈ ਕਿ ਵਿਦੇਸ਼ੀ ਕਲਾਸਿਕ ਦੇ ਦੇਸੀਕਰਣ 
ਵਿਚ ਅਮਾਲ ਅਲਾਨਾ ਨੇ ਹਰਪਾਲ ਸਿੰਘ ਟਿਵਾਣਾ ਵਲੋਂ ਸਥਾਪਿਤ ਪ੍ਰਵਿਰਤੀ ਨੂੰ ਹੋਰ 
ਅਗਾਂਹ ਤੋਰਿਆ ਹੈ । ਵਿਦੇਸ਼ੀ ਰੈਗ ਮੰਚੀ ਕਲਾਸਿਕ ਦੇ ਪੰਜਾਬੀ ਰੂਪਾਂਤਰ ਨੂੰ ਰੰਗ-ਮੰਚ 
ਉਤੇ ਲਿਆ ਕੇ ਇਸ ਪ੍ਰਵਿਰਤੀ ਉਤੇ ਅਕਾਦਮਿਕ ਪ੍ਰਵਾਨਗੀ ਦਾ ਠੁੱਪਾ ਲਗਾਉਣ ਲਈ 
ਉਨ੍ਹਾਂ ਨੇ ਅਮਾਲ ਅਲਾਨਾ ਨੂੰ ਵਧਾਈ ਦਿਤੀ ਹੈ । 

'ਬਲਦੇ ਟਿੱਬੇ ਅਪਰਾਧੀ ਰੁਚੀਆਂ ਦਾ ਪ੍ਰਗਟਾਉ ਨਾਟਕ ਹੈ ਕਿਉ'ਕਿ ਇਸ ਵਿਚ 
ਕਾਮ ਚੇਸ਼ਟਾ, ਉਧਾਲੇ ਅਤੇ ਕਤਲ ਦੀ ਕਹਾਣੀ ਹੈ । ਇਸ ਨਾਟਕ ਦਾ ਨਾਂ 'ਹਤਿਆਰੀ' 
ਭੀ ਚੰਗਾ ਜਚ ਸਕਦਾ ਸੀ । ਅੰਤ ਵਿਚ ਪ੍ਰੀਤੋ ਨੂੰ ਸਿਸਕੀਆਂ ਭਰਦੀ, ਵਿਰਲਾਪ ਕਰਦੀ 
ਅਤੇ ਪੂਰ ਤਰ੍ਹਾਂ ਦਲਿਤ ਅਵਸਥਾ ਵਿਚ ਇਕੱਲੀ ਛੱਡ _ਦਿਤ' ਗਿਆ ਹੈ । ਇੰਝ ਪ੍ਰਤੀਤ 
ਹੁੰਦਾ ਹੈ ਕਿ ਲੋਖਕ (ਬਲਵੰਤ ਗਾਰਗੀ) ਅਤੇ ਨਿਰਦੇਸ਼ਕ (ਅਮਾਲ ਅਲਾਨਾ) ਉਸ 
ਪ੍ਰਤਿਫਲ ਨਾਲ ਸੰਤੁਸ਼ਟ ਹਨ ਜਿਸਨੇ ਕਾਮਣੀ ਪ੍ਰੀਤੋ ਨੂੰ ਉਸਦੇ ਨੌਜਵਾਨ ਮਤ੍ਰੇਏ ਪੁੱਤਰ 
ਸਰਵਣ ਨੂੰ ਉਧਾਲਣ ਅਤੇ ਉਨ੍ਹਾਂ ਦੇ ਅਪ੍ਰਵਾਨ ਪ੍ਰੋਮ ਤੋ ਨਵਜਨਮੇ ਬਾਲ ਦੇ ਗਲ ਘੁੱਟਣ 
ਸਿਰਜਣਾ 71 


ਦੇ ਦੂਹਰੇ ਜ਼ੁਰਮ ਕਾਰਨ ਜਕੜਿਆ ਹੋਇਆ ਹੈ । ਅਮਾਲ ਅਲਾਨਾ ਨੇ ਆਪਣੀ ਨਿਰਦੇਸ਼ਕੀ 
ਟਿਪਣੀ ਵਿਚ ਦੱਸਿਆ ਹੈ ਕਿ 'ਕਾਮਨਾ ਦਾ ਬੱਚਾ ਲੋਭ ਦੀ ਵੇਦੀ ਉਤੇ ਕੁਰਥਾਨ ਕਰ 
ਦਿਤਾ ਗਿਆ ਹੈ' । ਬੱਚਾ ਤਾਂ ਅਖੀਰ ਬੱਚਾਂ ਹੀ ਹੁੰਦਾ ਹੈ ਭਾਵ” ਉਸਦੇ ਜਨਮਦਾਤੇ 
ਇਸਤਰੀ ਪੁਰਸ਼ ਵਿਚਕਾਰ ਸੰਬੰਧ ਕਿਜੇ ਭੀ ਤਰ੍ਹਾਂ ਦੇ ਕਿਉ” ਨਾਂ ਹੋਣ । ਜੇਕਰ ਕੋਈ 
ਬੱਚਾ ਇਕ ਕਾਨੂੰਨੀ ਵਿਆਹ ਦੇ ਢਾਂਚੇ ਅੰਦਰ ਜਨਮ ਲੈ'ਦਾ ਹੈ ਤਦ ਉਸ ਨਾਲ ਬੱਚੇ ਫੇਤੇ 
ਵਡਿਆਈ ਅਤੇ ਸੁਚਤਿਰਤਾ ਦੀ ਕੋਈ ਵਿਸ਼ੇਸ਼ ਛਾਪ ਨਹੀ' ਲੱਗੀ ਹੁੰਦੀ । ਬੱਚੇ ਨੂੰ ਉਸਦੀ 
ਮਾਂ ਵਲੋ ਗਲਾ ਘੁੱਟ ਕੇ ਇਸ ਲਈ ਨਹੀ ਮਾਰਿਆ ਜਾਂਦਾ ਕਿ ਪ੍ਰੀਤੋ ਸਾਰੀ ਜਾਇਦਾਦ 
ਹੜੱਪ ਕਰਨਾ ਚਾਹੋਟੀ ਹੈ । ਵਾਸਤਵ ਵਿਚ ਉਸਦ' ਅੰਤਿਮ ਕਾਰਜ ਉਸਨੂੰ ਲਾਲਚ ਦੀਆਂ 
ਸਾਰੀਆਂ ਸੋਚਣੀਆਂ ਤੱ ਉਤੇ ਉਠਾ ਦਿੰਦਾ ਹੈ । ਉਹ ਆਪਣੇ ਨਵੇ ਰੂਪ ਵਿਚ ਮਾਂ ਬਣਨ 
ਅਤੇ ਘਰ ਬਾਰ ਨੂੰ ਤਿਆਗ ਦੇਣ ਦਾ ਫੈਸਲਾ ਕਰਦੀ ਹੈ ਤਾਂ ਕਿ ਸਰਵਣ ਨਾਲ ਉਹ 
ਕੇਵਲ ਕਾਮੁਕੀ ਸਬੇਧ ਮੁੜ ਕਾਇਮ ਕਰ ਸਕੇ । ਅਮਾਲ ਅਲਾਨਾ ਦੀ ਪਸ਼ਕ'ਰੀ ਅਨੁਸਾਰ 
ਇਹ ਨਾਟਕ ਮਨੁਖਾਂ ਨੂੰ ਰੇਤ ਦੇ ਟਿੱਲਿਆਂ ਦੇ ਪ੍ਰਭਾਵ ਅਧੀਨ ਤੁੱਛ ਜੀਵਾਂ ਦੇ ਰੂਪ ਵਿਚ 
ਪੇਸ਼ ਕਰਦ ਹੈ । ਅਮਾਲ ਕਹਿੰਟੀ ਹੈ, ਤੁੱਦੀ ਹੋਈ ਧਰਤੀ ਕਾਮ ਉਨਮਾਦ ਨੂੰ ਸੋਖ ਲੰ'ਦ 1 
ਹੈ ਅਤੇ ਯਖ]ਉਪਰਾਮਤ' ] ਅਤੇ ਉਜ'ੜ ਬੀਆਬਾਨ ਤੋਂ ਸਿਵਾ ਉਥੇ ਕੋਈ ਚੀਜ਼ ਬਾਕੀ 
ਨਹੀ ਰਹਿਦੀ ।' 

'ਬਲਦੇ ਟਿੱਥੇ' ਇਕ ਇਕਾਂਤਵਾਸ ਦਾ ਨਾਟਕ ਨਹੀ' ਹੈ । ਪਾਤਰ ਨਿਵੇਕਲੇ ਦੀਪ 
ਸਮੂਹਾਂ ਮਾਤਰ ਨਹੀ ਹਨ ਜਿੱਥੇ ਕਿ ਬਾਹਰੋ" ਆਵਾਜਾਈ ਅਤੇ ਅੰਤਰ ਕਾਰਵਾਈਆਂ ਸੈਭਵ 
ਨਹੀ' ਹੁੰਦੀਆਂ । ਇਸ ਵਿਚ ਯੂਨਾਨੀ ਤਰਾਸਦੀ ਦਾ ਵੀ ਕੌਈ ਤੱਤ ਨਜ਼ਰ ਨਹੀ' ਆਉਦਾ 
ਜਿੱਥੇ ਕਿ ਪਾਤਰ ਕਠਪੁਤਲੀਆਂ ਵਾਂਗ ਪਹਿਲਾਂ ਤੋ' ਹੀ ਨਿਰਧਾਰਿਤ ਕੀਤੇ ਭਾਗਾਂ ਦੀ 
ਪ੍ਰਾਪਤੀ ਲਈ ਇਧਰ ਉਧਰ ਘੁੰਮਦੇ ਵਿਖਾਈ ਦਿੰਦੇ ਹਨ 1 

ਕਿੰਨੀ ਚੰਗੀ ਗੱਲ ਹੁੰਦੀ ਜੇਕਰ ਇਸ ਨਾਟਕ ਦੇ ਨਿਰਦੇਸ਼ਨ ਤੋ" ਪਹਿਲਾਂ ਅਮਾਲ 
ਅਲਾਨਾ ਚੰਡੀਰਤ੍‌ ਦੇ ਨੇੜੇ ਦੋ ਕੁ ਪਿੰਡਾਂ, ਮੰਨ ਲਵੇਂ, ਮੁੱਲਾਂਪ੍ਰ ਅਤੇ ਲਾਹੌਰਾ ਖੁੱਤਾਂ 
ਵਿਚ ਘੁੰਮ ਫਿਰ ਚੁੱਕੀ ਹੁੰਦੀ ਅਤੇ ਉਸਨੇ ਆਪਣੀਆਂ ਅੱਖਾਂ ਨਾਲ ਇਹ ਗੱਲ ਪ੍ਰਤੱਖ ਵੇਖ 
ਏਈ ਹੌਦੀ ਕਿ ਜ਼ਿਮੀਂਦਾਰ ਕਿਸਾਨਾਂ ਦਾ ਜੀਵਨ ਵਾਸਤਵ ਵਿਚ ਕਿਸ ਤਰ੍ਹਾਂ ਦਾ ਹੈ । 
ਪੰਜਾਬੀ ਪਿੰਡ ਇਕ ਸਾਂਝੇ ਭਾਈਚਾਰੇ ਦੀ ਨਿਆਈ)' ਹੈ । ਜ਼ਾਤ-ਪਾਤ ਅਤੇ ਧਰਮ ਦੇ ਪਾੜੇ 
ਦੇ ਬਾਵਜੂਦ ਭ) ਪਿੰਡ ਦਾ ਲਗਭਗ ਹਰੇਕ ਜੀਵ ਹਰੇਕ ਦੂਸਰੇ ਜੀਵ ਤੋ ਕੇਵਲ ਇਕ 
ਹੀ ਨਹੀਂ ਸਗੋ ਦੋ ਤਿੰਨ ਪੀੜ੍ਹੀਆਂ ਤੋਂ ਜਾਣੂ ਹੁੰਦਾ ਹੈ । ਪੇੱਡੂ ਪਰਿਵਾਰ ਵਿਚ ਕਿਸੇ 
ਵਿਅਕਤੀ ਵਲੋ ਉਸਦੀ ਪਤਨੀ ਅਤੇ ਉਸਦੇ ਪੁੱਤਰਾਂ ਨਾਲ ਵਿਵਿਹਾਰ ਕਰਨ ਦੇ 
ਤੌਰ-ਤਰੀਕੇ ਉਸ ਵਿਅਕਤੀ ਦੇ ਨਿਜੀ ਸੰਬੋਧ ਮਾਤਰ ਨਹੀਂ” ਹੁੰਦੇ । ਇਹ ਗੱਪਾਂ ਅਤੇ 
ਟੀਕਾ-ਟਿੱਪਣੀ ਦਾ ਇਕ ਸਰਝਸਾਂਝਾ ਵਿਸ਼ਾ ਹੰਦੇ ਹਨ । ਉਧਾਲਾ ਭੀ ਇਸ ਪਦਿਵਾਰ ਵਿਚ 
ਕੋਈ ਅਣੌਖੀ ਗੱਲ ਨਹੀਂ । ਪੇਂਡੂ ਕਿਰਸਾਣੀ ਪਦਾਰਥਕ ਸੁਭਾਵ ਦੀ ਹੈ ਅਤੇ ਜਾਇਦਾਦ 
ਪਤੀ ਅਮੈਤੁਸ਼ਟਤਾ _ਭਰੀ ਭੁੱਖ ਰੱਖਦੀ ਹੈ । ਪੰਜਾਬੀ ਪੱਡੂ ਸਮਾਜ ਵਿਚ ਓਪਰੇਪਣ ਦਾ 
ਬੂਟਾ ਲਾਰੇਣਾ ਸਮਾਜਕ _ਵਾਸਤਵਿਕਤਾ ਨਾਲ ਮਖੌਲ ਕਰਨ ਵਾਲੀ ਗੱਲ ਹੈ । 
72 ਸਿਰਜਣਾ 


ਇੰਡੀਅਨ ਥੀਏਟਰ ਵਿਭਾਗ ਵਲੋਂ ਨਾਟਕ ਵਿਚ ਪ੍ਰੀਤੋਂ ਦਾ ਪਾਤਰ ਇਕ ਸੌਪੂਰਨ 
ਬੁਰਾਈ, ਸ਼ੈਤਾਨ ਦੇ ਸਰੂਪ ਦਾ ਪ੍ਰਤੀਕ ਹੈ । ਉਸ ਦੀ ਵਿਮੁਕਤੀ ਦੇ ਕੋਈ ਭੀ ਆਸਾਰ 
ਨਜ਼ਰ ਨਹੀ ਆਉਂਦੇ ਤਾਂ ਭੀ ਮੈਂ ਇਸ ਗੱਲ ਤੋ” ਮੁਨਕਰ ਨਹੀ" ਕਿ ਅਜਿਹੇ ਵਿਅਕਤੀ 
ਦੀ ਭੀ ਹੱਦ ਸੰਭਵ ਹੈ । ਕਲਾ ਜੋ ਕਿ ਭਾਂਵੇ" ਜੀਵਨ ਦਾ ਹੀ ਇਕ ਪ੍ਰਤੀਬਿਬ ਹੈ ਪਰ 
ਉਹ ਨਿਰੋਲ ਵਾਸਤਵਿਕਤਾ ਤੋਂ ਕੁਝ ਉਚੇਰੀ ਚੀਜ਼ ਹੈ । ਵਾਸਤਵਿਕ ਜੀਵਨ ਵਿਚ 
ਬਚਾਅ ਦੀ ਰਿਆਇਤ ਲਈ ਕੋਈ ਥਾਂ ਨਹੀ ਪਰ ਕਲਾ ਇਕ ਸੂਖਮ ਵਸਤ੍ਹ ਹੈ ਅਤੇ ਭਾਵ 
ਮੁਕਤੀ ਸੂਖਮ ਕਲਾ ਦਾ ਇਕ ਜ਼ਰੂਰੀ ਅੰਗ ਹੈ । 

ਯੂਜੀਨ ਓ 'ਨੀਲ ਦੇ ਨਾਟਕ ਵਿਚ ਜਾਇਦਾਦ ਅਤੇ ਆਨੰਦ ਦੇ ਕਠੋਰ 
ਧੰਦੇ ਵਿਚ ਤਿੰਨ ਮੁੱਖ ਪਾਤਰ ਅਤਿਅੰਤ ਸੁਆਰਥੀ ਵਿਖਾਏ ਗਏ ਹਨ ਪਰੋਤ੍ਰ ਉਸ ਵਿਚ 
ਅੰਤ ਵਿਚ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ । ਭਾਵੇਂ ਇਸਤਰੀ ਨੂੰ ਬਦਨਾਮੀ ਤਾਂ ਸਹਿਣ 
ਕਰਨੀ ਪੈਦੀ ਹੈ ਪਰ ਉਸਦਾ ਨੌਜਵਾਨ ਆਸ਼ਕ ਕਠਿਨਾਈ ਦੇ ਬਪਤਿਸਮੇ ਸਮੇ” ਭੀ 
ਉਸਦਾ ਸਾਥ ਦਿੰਦਾ ਹੈ । ਜੇਕਰ ਅੰਤਿਮ ਝਾਕੀ ਨਾਂ ਬਦਲਦੀ ਤਦ ਇਹ ਇਕ ਸਨਸਨੀ 
ਭਰਪੂਰ ਨਾਟਕ ਨੂੰ ਘੜੀ-ਮੁੜ। ਵਾਪਰਨ ਵਾਲੀ ਤਰਾਸਦੀ ਦਾ ਰੂਪ ਦੇ ਦਿੰਦੀ । 

ਇਹ ਗੱਲ ਤਾਂ ਸੀ ਬਿਦੇਸ਼ੀ ਕਲਾਸਿਕ ਦੇ ਰੂਪਾਂਤਰਨ ਬਾਰੇ । ਓ 'ਨੀਲ ਦੇ ਨਾਟਕ 
ਵਿਚ ਅਫ੍ਰੇਮ, ਪਿਤਾ ਅਤੇ ਫਾਰਮ ਦਾ ਮਾਲਕ ਇਕ ਪੂਰਾ ਹਉਮੈਵਾਦੀ ਪਾਤਰ ਹੋਣ ਦੇ 
ਬਾਵਜੂਦ ਭੀ ਆਪਣੇ ਨਿਯਮ ਨਿਸ਼ਟ ਅਮਰੀਕਨ ਪਿਤਾ ਦੀ ਕੌਮ-ਨੀਤੀ ਵਿਚ ਵਿਸ਼ਵਾਸ 
ਰੱਖਦਾ ਹੈ । ਉਹ ਕਠੋਰ ਅਤੇ ਕਿਸੇ ਨੂੰ ਭੀ ਮੁਆਫ਼ ਨਾ ਕਰਨ ਵਾਲਾ ਜਿਉੜਾ ਹੈ । 
ਕਿਉ'ਕਿ ਉਸਦਾ ਇਹ ਦਿੜ ਵਿਸ਼ਵਾਸ ਹੈ ਕਿ ਰੇਤਲੀ ਜ਼ਮੀਨ ਨੂੰ ਉਪਜਾਉ ਬਣਾਉਣ ਦਾ 
ਕਾਰਜ ਭੀ ਦੈਵੀ ਹੈ । ਪੰਜਾਬੀ ਰੂਪਾਂਤਰ ਵਿਚ ਰਤਨਾ ਇਕ ਧਨਾਢ ਪੰਜਾਬੀ ਕਿਸਾਨ ਦੀ 
ਬਾਂ ਸ਼ੈਕਸਪੀਅਰ ਦੇ ਲਾਲ ਬਾਦਸ਼ਾਹ (60੬ 148) ਵਾਂਪ੍ੀ ਪ੍ਰਤੀਤ ਹੁੰਦਾ ਹੈ । 

ਵਿਵਰਣਿਕਾ ਦਾ ਇਹ ਭੀ ਦਅਵਾ ਹੈ ਕਿ ਅਸਲੀ ਨਾਟਕ ਦੇ ਮੁੱਖ ਵਿਸ਼ਾ ਵਸਤੂ 
ਨੂੰ ਧਿਆਨ ਵਿਚ ਰੱਖਦੇ ਹੋਏ ਲੇਖਕ (ਬਲਵੰਤ ਗਾਰਗੀ) ਨੇ ਸਾਰੀ ਕਹਾਣੀ ਦਾ ਉਹੋ ਜਿਹੀ 
ਹੀ ਪਿੱਠ ਭੂਮੀ ਵਿਚ ਇਸ ਢੰਗ ਨਾਲ ਨਾਟਕੀਕਰਣ ਕੀਤਾ ਹੈ ਕਿ ਇਸ ਵਿਚ ਓਪਰਾਪਣ, 
ਬਿਦੇਸ਼ਪੁਣਾ ਅਤੇ ਦੂਰਤਾਂ ਵਰਗੀਆਂ ਚੀਜ਼ਾਂ ਦੀ ਕੋਈ ਗੁਜਾਇਸ਼ ਨਹੀ” ਛੱਡੀ । ਡਾ, 
ਅਤਰ ਸਿੰਘ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇਸ ਵਿਚ ਭਾਸ਼ਾ ਤੇ ਮੁਹਾਵਰਾ 
ਉਗੜ-ਦੁਗੜੇ ਹਨ । ਇਸ ਵਿਚ ਵਿਦੇਸ਼ੀ ਖੁਸ਼ਬੋ ਨੂੰ ਤਾਂ ਭਾਵੇ” ਤਿਲਾਂਜਲੀ ਦੇ ਦਿਤੀ ਗਈ 
ਹੈ ਪਰੰਤੂ ਮਾਲਵੇ (ਬਠਿੰਡਾ, ਫਿਰੋਜ਼ਪੁਰ ਦਾ ਇਲਾਕਾ) ਦੀ ਬੋਲੀ ਦੀ ਛਾਪ ਭੀ ਇਸ ਉਤੇ 
ਲੱਗੀ ਪ੍ਰਤੀਤ ਨਹੀਂ' ਹੁੰਦੀ । 

ਕਿਉ'ਕਿ ਉਧਾਲਾ 'ਬਲਦੇ ਟਿੱਬੇ ਨਾਟਕ ਦਾਂ ਇਕ ਕੇੱਦਰੀ ਵਿਸ਼ਾ ਹੈ ਇਸ 
ਲਈ ਡਾ: ਅਤਰ ਸਿੰਘ ਨੇ ਪੰਾਂਬੀ ਰੁਆਂਚਕ ਕਹਾਣੀ 'ਪੂਰਨ ਭੁਗਤ' ਦਾ ਭੀ ਪ੍ਰਾਕ੍ਰਿਤਕ 
ਰੂਪ ਵਿਚ ਪ੍ਰਸੈਗ ਦੱਸਿਆ ਹੈ । ਜਿਆਲਕੋਟ ਦਾ ਰਾਜਾ ਸਲਵਾਨ ਇਕ ਸੰਦਰੀ ਨੂੰ 
ਆਪਣੇ ਹਰਮ ਦਾ ਸ਼ਿੰਗਾਰ ਬਣਾਉ”ਦਾ ਹੈ । ਪੂਰਨ, ਜਿਸਦਾ ਪਾਲਣ ਧੋਸਣ ਇਕ 
ਸਨਿਆਸੀ ਦੇ ਵਾਯੂ ਮੰਡਲ ਵਿਚ ਹੋਇਆ ਹੈ, ਰਾਜ ਪਾਟ ਦੀ ਜਾਨਸ਼ੀਨੀ ਦੇ ਫਰਜ਼ਾਂ ਨੂੰ 
ਸਿਰਜਣਾ 73 


ਸੰਭਾਲਣ ਲਈ ਅਜੇ ਰਾਜਧਾਨੀ ਨੂੰ ਵਾਪਸ ਪਰਤਦਾ ਹੀ ਹੈ ਕਿ ਇਕ ਵਿਸਤ੍੍‌ਤ, ਨੰ 
ਅਤੇ ਸੁੰਨੇ ਮਹੱਲ ਵਿਚ ਦੇਵਨੇਤ ਨੂੰ ਲੂਣਾ (ਇਕ ਨੀਵੀ" ਜਾਤ ਦੀ ਓਪਰੀ ਲੜਕੀ) ਰੀ 
ਚੜ੍ਹ ਰਹੇ ਪੂਰਨ ਨੂੰ ਆਪਣੀਆਂ ਮਰਦੀਆਂ ਕਾਮ ਚੋਸ਼ਟਾਵਾਂ ਦੇ ਕਲਾਵੇ ਵਿਚ ਲੈਣ ਦੀ 
ਕੋਸ਼ਸ਼ ਕਰਦੀ ਹੈ । ਪਰ ਉਸਦੀ ਇਹ ਕੋਸ਼ਸ਼ ਅਸਫਲ ਸਿੱਧ ਹੁੰਦੀ ਹੈ । ਅਪ੍ਰਵਾਨ ਲੂਣਾ 
ਬਦਲੇ ਦੀ ਭਾਵਨਾ ਨਾਲ ਕਰੋਧ ਵਿਚ ਅੱਗ ਬਗੌਲਾ ਹੋ ਜਾਂਦੀ ਹੈ । ਜਲਾਦ ਪੂਰਨ ਨੂੰ 
ਕਤਲਗਾਹ ਵੱਲ ਲੈ ਜਾਂਦੇ ਹਨ ਪਰ ਉਸਨੂੰ ਆਪਣੀ ਕਰਨੀ?ਉਤੇ ਰਤਾ ਕੁ ਭੀ ਪਸ਼ਚਾਤਾਪ 
ਨਹੀਂ” ਹੈ । ਪੂਰਨ ਇਕ ਭਗਤ ਹੈ । ਉਹ ਕਾਮ ਇੰਦਰੀਆਂ ਦੇ ਵਸ ਤੋ ਬਾਹਰ ਹੈ । 
ਜੇਕਰ ਲੂਣਾ ਨੂੰ ਅਸੀ" ਭੋਗ-ਵਿਲਾਸ ਦੀਆਂ ਕਾਮਨਾਵਾਂ ਦਾ ਫੁੱਟਦਾ ਹੋਇਆ ਜਵਾਲਾਮੁੱਖੀ 
ਆਖੀਏ ਤਦ ਪੂਰਨ ਜਿਨਸੀ ਪਿਆਰ ਦੇ ਸੰਕੇਤਾਂ ਲਈ ਇਕ ਅਪ੍ਰਵੇਸ਼ੀ ਚਟਾਨ ਦੀ ਨਿਆਈ' 
ਹੈ । ਇਹ ਕਹਾਣੀ ਕਈ ਪੱਧਰਾਂ ਉਤੇ ਇਕ ਤ੍ਰਾਸਦੀ ਦਾ ਰੂਪ ਧਾਰਨ ਕਰ ਲੈ'ਦੀ ਹੈ । 
ਵਿਦਿਆਰਥੀ ਸ਼੍ਰੇਣੀ ਵਲੋ" ਵਿਖਾਈ ਗਈ ਅਦਾਕਾਰੀ ਦਾ ਕਮਾਲ ਰੰਗ-ਮੰਚ ਦੀ 
ਯੋਜਨਾ ਪ੍ਰਤੀ ਅਮਾਲ ਅਲਾਨਾ ਨੂੰ ਇਕ ਸ਼ਾਨਦਾਰ ਸ਼ਰਧਾਂਜਲੀ ਹੈ । ਪ੍ਰੀਤੋ ਦੇ ਰੂਪ ਵਿਚ 
ਅਮਿਤਾ ਡੋਗਰਾ ਇਕ ਪੇਸ਼ਾਵਰ ਅਤਿਨੇਤਰੀ ਪ੍ਰਤੀਤ ਹੁੰਦੀ ਹੈ । ਉਸਦੇ ਟਾਕਰੇ ਵਿਚ ਪ੍ਰਮੋਦ 
ਮੋਟੇ ਸਰਵਣ ਦੇ ਰੂਪ ਵਿਚ ਅਤੇ ਸੈਜੀਵ ਕੁਮਾਰ ਰਤਨੇ ਦੇ ਰੂਪ ਵਿਚ ਸਿੱਲ੍ਹੀ ਮਿੱਟੀ 
ਦੀਆਂ ਮੂਰਤਾਂ ਦੀ ਨਿਆਈ” ਹਨ ਜਿਹੜੇ ਗਿ ਮਨਮਾਨੀ ਕਰਨ ਵਾਲੀ ਪ੍ਰੀਤੋ ਦੇ ਟਾਕਰੇ 
ਤੇ ਅਸਫਲ ਜਿਹੇ ਪ੍ਰਤੀਤ ਹੁੰਦੇ ਹਨ । 

'ਬਲਦੇ ਟਿੱਬ' ਦਾ ਸਰਵਣ ਇਕ ਕਮਜ਼ੋਰ ਪਾਂਤਰ ਹੈ ਜੋ ਕਿ ਜੀਵਿ=, ਕਾਮਨੀ 
ਪ੍ਰੀਤੋ ਦੇ ਅਤੇ ਉਸਦੀ ਮਿਰਤਕ ਮਾਂ ਦੇ ਅਦ੍ਰਿਸ਼ਟ ਭੂਤ ਦੇ ਵਿਸ਼ਵਾਸ਼ ਪਤੀ ਮਾਨਸਿਕ ਤਨਾਓ 
ਵਿਚ ਗ੍ਰਸਿਆ ਹੋਦਆ ਹੈ । 'ਡੀਜ਼ਾਇਰ ਅੰਡਰ ਦਾ ਐਲਮਜ਼' ਵਿਚ ਉਸਦਾ ਪ੍ਰਤੀਰੂਪ ਇਕ 
ਪਰਛਾਈ” ਮਾਤਰ ਨਹੀ' ਹੈ । ਉਹ ਇਕ ਸਾਕਾਰ ਜਿਉ'ਦਾ-ਜਾਗਦਾ ਪਾਤਰ ਹੈ ਜਿਹੜਾ 
ਕਿ ਆਪਣੇ ਵੱਖਰੇ ਇਰਾਦੇ ਦਾ ਮਾਲਕ ਹੈ । ਇਹੋ ਹੀ ਕਾਰਨ ਹੈ ਕਿ ਉਹ ਭਾਰੀ ਤੋ” ਭਾਰੀ 
ਸੈਕਟ ਦੇ ਵੇਲੇ ਭੀ ਇਸਤਰੀ ਦਾ ਸਾਥ ਦੇਣ ਦਾ ਫੈਸਲਾ ਕਰਦਾ ਹੈ । 

ਭਾਵ” ਮੈ" ਸਟੇਜ ਸੈਟਿੰਗ ਦੀ ਕਲਾ ਵਿਚ ਨਿਪੁੰਨ ਨਹੀਂ ਅਤੇ ਡਾ: ਨਿਸਾਰ ਅਲਾਨਾ 
ਦੇ ਕਾਰਜ ਬ'ਰੇ ਕੁਝ ਟਿੱਪਣੀ ਕਰਨ ਤੋ ਝਿਜਕਦਾ ਭੀ ਹਾਂ । ਫਿਰ ਭੀ ਥੀਏਟਰ ਨਾਲ 
ਸੋਬਧਿਤ ਇਕ ਆਮ ਵਿਅਕਤੀ ਦੇ ਤੌਰ ਉਤੇ ਮੈ" ਇਹ ਮਹਿਸੂਸ ਕੀਤਾ ਕਿ ਥੀਏਟਰ 
ਸਟੂਡੀਊ ਦੇ ਸੀਮਿਤ ਅਖਾੜੇ ਵਿਚ ਰੈਗ-ਮੰਚੀ ਤਿਆਰੀ ਸੰਬੰਧੀ ਬਹੁਤ ਅਧਿਕ ਵਸਤੂਆਂ 
ਟਿਕਾਈਆਂ ਗਈਆਂ ਸਨ । ਨਾਟ-ਘਰ ਦੀ ਇਕ ਛੌਟੀ ਪ੍ਰਯੋਗਸ਼ਾਲਾ ਵਿਚ ਅਦਾਕਾਰਾਂ ਲਈ 
ਕਾਫ਼ੀ ਖ਼ੁੱਲ੍ਹਾ ਸਥਾਨ ਹੋਣ' ਚਾਹੀਦਾ ਹੈ ਤਾਂ ਕਿ ਡਰਾਮੇ ਦਾ ਅਭਿਨੈ ਵਾਲਾ ਹਿੱਸਾ ਪ੍ਰਭਾਵ- 
ਸ਼ਾਲੀ ਹੋ ਨਿਬੜੇ । 

ਕੁਝ ਸੀਮਾਵਾਂ ਦੇ ਬਾਵਜੂਦ ਭੀ, ਕੁਝ ਮੂਲ ਮਨੁੱਖੀ ਕਾਮਨਾਵਾਂ ਦੀ ਇਕ ਜਿਉ'ਦੇ 
ਜਾਗਦੇ ਨਾਟਕ ਦੇ ਰੂਪ ਵਿਚ, ਰੋਗ-ਮੰਚ ਉਤੇ ਪੇਸ਼ਕਾਰੀ ਵਜੋਂ ਇਹ ਇਕ ਬਹੁਤ ਵਧੀਆ 


ਅਭਿਆਸ ਸੀ । ੦੦ 
[ਤਾਰਾ ਚੋਦ ਗੁਪਤਾ] 


74 ਸਿਰਜਣਾ 


ਰੀਵੀਊ 
ਦੂਸਰਾ ਹੀਰੋਸ਼ੀਮਾ [ਬਲਦੇਵ ਸਿੰਘ] 


ਬਲਦੇਵ ਸਿੰਘ ਦਾ ਨਾਵਲਿਟ 'ਦੂਸਰਾ ਹੀਰੋਸ਼ੀਮਾ' [ਪੰਜਾਬੀ ਸਾਹਿਤ ਸਭਾ, ਪਛਮੀ 
ਬੈਗਾਲ ਦਾ ਪ੍ਰਕਾਸ਼ਨ] ਪੰਜਾਬ ਦੀ ਜੱਟ ਕਿਰਸਾਣੀ ਦੀਆਂ _ਜੱਦੀ-ਪੁਸ਼ਤ) ਦੁਸ਼ਮਣੀਆਂ ਦੇ 
ਦੁਖਾਂਤ ਦੀ ਕਹਾਣੀ ਹੈ । ਦੁਸ਼ਮਣੀ ਦਾ ਮੁੱਢ ਸਰਪੰਚੀ ਦੀ ਚੋਣ ਤੋ ਬਝਦਾ ਹੈ । ਪਿੰਡ 
ਦੇ ਸਭ ਤੋਂ ਤਕੜੇ ਜ਼ਿਮੀ'ਦਾਰ ਗੁਰਮੇਲ ਸਿੰਘ ਦੀ ਸਰਪੰਚੀ ਨੂੰ ਇਕ ਖਾਂਦੇ ਪੀ'ਦੇ ਘਰ 
ਦੇ ਪੜ੍ਹੇ ਲਿਖੇ 'ਪ੍ਰਗਤੀਸ਼ੀਲ ਕਿਰਜਾਣ' ਜਗਤਾਰ ਦੀ ਹਰਮਨ _ਪਿਆਰਤਾ ਤੋਂ ਖਤਰਾ 
ਪੈਦਾ ਹੋ ਜਾਂਦਾ ਹੈ । ਹੋਰ ਕੋਈ ਚਾਰਾ ਚਲਦਾ ਨਾ ਵੇਖਕੇ ਉਹ ਆਪਣੇ ਪੁੱਤਰਾਂ ਬਿੱਕਰ ਤੇ 
ਚਰਨੇ, ਆਪਣੇ ਭ'ਣਜੇ ਪ੍ਰੀ ਤੂ ਤੇ ਆਪਣੇ ਸੀਰੀਅ' ਦੀ ਮਦਦ ਨਾਲ ਜਗਤਾਰ ਦਾ ਕਤਲ ਕਰ 
ਦਿੰਦਾ ਹੈ । ਜਗਤਾਰ ਦਾ ਵੱਡਾ ਭਰਾ ਕਰਨੈਲ ਇਸ ਕਤਲ ਦਾ ਬਦਲਾ ਲੈਣ ਲਈ 
ਆਪਣੇ ਸੀਰੀਆਂ ਤੋ" ਸਰਪੰਚ ਗੁਰਮੇਲ ਸਿੰਘ ਅਤੇ ਉਸਦੇ ਪੁੱਤਰ ਬਿੱਕਰ ਦਾ ਕਤਲ 
ਕਰਵਾ ਦਿੰਦਾ ਹੈ। ਕੁਝ ਸਮੇ" ਪਿਛੋਂ ਪ੍ਰੀਤੂ ਕਰਨੈਲ ਦੇ ਛੋਟੇ ਭਰਾ ਗੁਰਮੀਤ ਨੂੰ ਗੋਲੀ ਮਾਰ 
ਦਿੰਦਾ ਹੈ ਤੇ ਇੰਝ ਇਹ ਵੈਰ ਦੋਹਾਂ ਟੱਥਰਾਂ ਦੇ ਜੀਵਨ ਨੂੰ ਨਰਕ ਸਮਾਨ ਬਣਾ ਦਿੰਦਾ ਹੈ । 
ਦੋਹਾਂ ਟੱਬਰਾਂ ਦੀ ਖੇਤੀਬਾੜੀ ਰੁਲ ਜਾਂਦੀ ਹੈ । ਦੋਹਾਂ ਦਾ ਬਹੁਤ ਸਾਰਾ ਰੁਪਿਆ ਮੁਕਦਮੇ ਤੇ 
ਖਰਚ ਹੋ ਜਾਂਦ' ਹੈ । ਜਗਤਾਰ ਦੀ ਜਵਾਨ ਵਹੁਟੀ ਸੁਰਿੰਦਰ ਵਿਧਵਾ ਹੋ ਜਾਂਦੀ ਹੈ ਤੇ 
ਉਸਦਾ ਪੁੱਤਰ ਪਿਓ ਵਾਂਝਾ । ਚਰਨੇ ਦੀ ਇਕ ਬਾਂਹ ਟੁੱਟ ਜਾਂਦੀ ਹੈ ਅਤੇ ਉਹ ਵੀ ਪਿਓ- 
ਬਾਹਰਾ ਹੋ ਜਾਂਦਾ ਹੈ । ਇਸ ਤੋ ਵੀ ਅੱਗੇ ਬਦਲੋ ਦੀ ਇਹ ਅੱਗ ਗੁਰਮੀਤ ਅਤੇ ਪ੍ਰੀਤ 
ਦੀ ਭੈਣ, ਤੇਜਵੈਤ, ਦੇ ਪਿਆਰ ਨੂੰ ਲੂਹ ਸੁੱਟਦੀ ਹੈ; ਕਰਨੈਲ ਦੇ ਸੀਰੀਆਂ ਗੇਜੇ ਤੇ ਕਿਸ਼ਨੇ 
ਨੂੰ ਉਮਰ ਕੈਦ ਕਰਵਾ ਦਿੰਦੀ ਹੈ । 

ਓਪਰੀ ਨਜ਼ਰ ਨਾਲ ਵੇਖਿਆਂ ਇਸ ਦੁਖਾਂਤ ਦਾ ਕਾਰਣ ਸਰਪ੍ਰੰਚ ਗੁਰਮੇਲ ਸਿੰਘ 
ਦਾ 'ਪ੍ਰਵਾਣਿਤ ਸਦਾਚਾਰ ਤੋ ਵਿਚਲਨ' ਪ੍ਰਤੀਤ ਹੁੰਦਾ ਹੈ । ਗੁਰਮੇਲ ਸਿੰਘ ਸਰਪੰਚੀ ਦੇ 
ਰੂਪ ਵਿਚ ਸਥਿਤ 'ਲੌਕ ਰਾਜੀ' ਰਾਜ-ਸੱਤਾ ਦੀ _ਦੁਰਵਰਤੋ" ਕਰਦਾ ਹੈ ਅਤੇ 
ਇਸ ਦੁਰਵਰਤੋਂ” ਨੂੰ ਜਾਰੀ ਰੱਖਣ ਤੇ ਕੀਤ। ਗਈ ਦੁਰਵਰਤੋ` ਉਤੇ _ਪਰਦਾ 
ਪਾਈ ਰੱਖਣ ਲਈ ਮੁੜ ਸਰਪੰਚ ਬਣਨਾ ਲੋਰਦ' ਹੈ। ਪਰ ਨੀਝ ਨਾਲ ਵੇਖਿਆਂ 
ਗੁਰਮੇਲ ਸਿੰਘ ਦੀ ਗੈਰ-ਸਦਾਚਾਰਕ ਲੋਚਾ ਦਾ ਆਧਾਰ ਅਸਾਵੇ' ਸਮਾਜਕ- 
ਆਰਥਿਕ ਰਿਸ਼ਤੇ ਪ੍ਰਤੀਤ ਹੁੰਦੇ ਹਨ । ਜਦੋ“ ਤਕ 'ਨਿਜੀ ਜਾਇਦਾਦ' ਦੀ ਸੰਸਥਾ 
ਮੌਜੂਦ ਹੈ, ਮਨੁੱਖੀ ਸੁਭਾ ਦੇ 'ਨਿਜ` ਦੇ ਹਵਾਲੇ ਹੋ ਜਾਣ ਦੀ ਗੁੰਜਾਇਸ਼ ਮੂਰਤੀ= 
ਮਾਨ ਹੁੰਦੀ ਹੈ । ਇਹ ਗੁੰਜਾਇਸ਼ ਜਗਤਾਰ ਦੇ 'ਪ੍ਰਵਾਣਿਤ ਸਦਾਚਾਫ਼ਕ ਸੁਭਾ" ਦੇ 
ਸਿੱਟਿਆਂ ਨੂੰ ਉਜਾਗਰ ਨਹੀ ਹੋਣ ਦਿੰਦੀ । ਇਹੀ ਗੁੰਜਾਇਸ਼ ਨਵੀਨ ਲੌਕ-ਰਾਜੀ 
ਸੈਸਥਾਵਾਂ ਦੀ ਸ਼ਕਤੀ ਨੂੰ ਵੀ ਆਪਣ ਹਿਤਾਂ ਅਨਾਰ ਢਾਲ ਲੰ'ਦੀ ਹੈ । ਇਉਂ ਲੋਕ- 
ਸਿਰਜਣਾ 75 


ਭਲਾਈ ਨੂੰ ਮੁਖ ਰਖਕੇ ਬਣਾਈਆਂ ਸੰਸਥਾਵਾਂ ਅਤੇ ਉਨ੍ਹਾਂ ਸੰਸਥਾਵਾਂ ਦੇ ਮਨੌਰਥਾਂ ਨੂੰ ਸੱਚੇ 
ਦਿਲੋਂ' ਪੂਰਾ ਕਰਨ ਦੀ ਚਾਹ ਰੱਖਣ ਵਾਲੋਂ ਲੌਕ ਵੀ ਸਮਾਜ ਦੀ ਵਸਤੂਗਤ ਸਥਿਤੀ ਦੇ 
ਸਾਹਮਣੇ ਹਾਰ ਜਾਂਦੇ ਹਨ । ਸਪਸ਼ਟ ਹੈ ਕਿ ਮਸਲਾ ਵਿਅਕਤੀਗਤ ਚਰਿੱਤਰ ਦਾ ਨਹੀਂ”, 
ਵਿਅਕਤੀਗਤ ਚਰਿੱਤਰ ਨੂੰ ਜਨਮ ਦੇਣ ਵਾਲੀਆਂ ਵਸਤ੍ਰਗਤ ਸਮਾਜਕ-ਆਰਥਿਕ 
ਸ਼ਕਤੀਆਂ ਦਾ ਹੈ । ਜਦੋ ਤਕ ਇੰਨ੍ਹਾਂ ਸ਼ਕਤੀਆਂ ਦਾ ਆਪਣਾ ਚਰਿੱਤਰ 'ਨਿਜੀ' ਹੈ, ਉਦੋ” 
ਤਕ ਇਹ ਮਨੁੱਖੀ ਚਰਿੱਤਰ ਨੂੰ ਵੀ ਆਪਣਾ ਰੈਗ ਪ੍ਰਦਾਨ ਕਰਦੀਆਂ ਰਹਿਣਗੀਆਂ ਅਤੇ 
ਇੰਨ੍ਹਾਂ ਦੇ ਰੈਗ ਤੋ" ਬਚ ਕੇ ਚੱਲਣ ਵਾਲੇ ਲੌਕ ਵੀ, ਅੰਤ, ਇੰਨ੍ਹਾਂ ਦਾ ਸ਼ਿਕਾਰ ਹੁੰਦੇ 
ਰਹਿਣਗੇ । ਜਗਤਾਰ ਦਾ 'ਸਦਾਚਾਰਕ ਵਤੀਰਾ' ਇਸ ਬੁਨਿਆਦੀ ਮਸਲੇ ਦਾ ਹੱਲ ਨਹੀ', 
ਸਗੋ ਵਿਹ ਬੁਨਿਆਦੀ ਮਸਲੇ ਨੂੰ ਹੋਰ ਸੈਘਣਾ ਕਰਨ ਵਾਲਾ ਹੈ । 

ਲੇਖਕ ਨੇ ਪੇਡੂ ਪੱਧਰ ਦੀ ਇਸ ਸਮੱਸਿਆਂ ਨੂੰ ਸੈਸਾਰ-ਪੱਦਰ ਦੀ ਸਮੱਸਿਆ ਨਾਲ 
ਜੋੜ ਕੇ ਇਸ ਦੇ ਅਰਥਾਂ ਨੂੰ ਵਧੇਰੇ ਵਿਆਪਕ ਬਣਾ ਦਿੱਤਾ ਹੈ । ਦੂਸਰੇ ਮਹਾਂਯੁਧ ਵਿਚ 
ਹੋਇਆ ਹੀਰੋਸ਼ੀਮਾ ਦਾ ਉਜਾੜਾ ਵੀ 'ਨਿਜੀ ਜਾਇਦਾਦ' ਦੀ ਸੈਸਥਾ ਤੇ ਆਧਾਰਿਤ ਸਮਾਜ 
ਦੇ ਇਕ ਵਧੇਰੇ ਵਿਆਪਕ ਰੂਪ-ਸਾਮਰਾਜੀ ਭੇੜ-ਦਾ ਹੀ ਪਰਿਣਾਮ ਹੈ । ਜਿਹੜੀ ਗੱਲ ਪੇੱਡੂ 
ਪੁੱਧਰ 'ਤੇ ਪਰਿਵਾਰਾਂ ਦੀ ਬਰਬਾਦੀ ਦਾ ਕਾਰਣ ਬਣਦੀ ਹੈ, ਉਹੀ ਸੰਸਾਰ ਪੁੱਧਰ 'ਤੇ ਵੀ 
ਮਨੁੱਖੀ ਉਜਾੜੇ ਨੂੰ ਜਨਮ ਦਿੰਦੀ ਹੈ । 

ਇਹ ਅਰਥ ਗੁਰਮੀਤ ਜਾਂ ਤੇਜਵੰਤ ਦੀਆਂ ਟਿਪਣੀਆਂ ਅਥਵਾ ਲੇਖਕ ਦੀ 
ਵਿਆਖਿਆ ਵਿਚ ਮੌਜੂਦ ਨਹੀਂ ਉਨ੍ਹਾਂ ਦੀਆਂ ਜੀਵਨ-ਪਰਿਸਥਿਤੀਆਂ ਵਿਚ ਬਿਰਾਜਮਾਨ ਹਨ 
ਜਿਹੜੀਆਂ ਇਸ ਨਾਵਲ ਵਿਚ ਰੂਪਮਾਨ ਹੋਈਆਂ ਹਨ । ਨਾਵਲਕਾਰ ਨੇ ਜਿਸ ਸਹਿਜ ਭਾਵ 
ਨਾਲ ਇਨ੍ਹਾਂ ਪਰਿਸਥਿਤੀਆਂ ਦਾ ਚਿਤਰ ਮੂਰਤੀਮਾਨ ਕੀਤਾ ਹੈ ਉਹ ਆਧੁਨਿਕ ਨਾਵਲ ਦੀ 
ਇਕ ਵਿਲੱਖਣਤ' ਹੈ । ਲੇਖਕ ਨੇ /ਸਿੱਧਾਂਤ' ਕਹਿਣ ਨਾਲੋ' ਬਹੁਤਾ ਜੋਰ ਆਪਣੇ ਅਨੁਭਵ 
ਦੀ ਪੇਸ਼ਕਾਰੀ ਉਤੇ ਲਾਇਆ' ਹੈ ਅਤੇ ਇਹ ਉਸਦੀ ਵਡਿਆਈ ਹੈ । ਗੁਰਮੀਤ ਅਤੇ ਤੇਜਵੈਤ 
ਦੇ ਸਿਧਾਂਤਮੂਲਕ ਕਿਰਦਾਰਾਂ ਨੂੰ ਛੱਡ ਕੇ ਇਸ ਨਾਵਲ ਦੀ ਬਾਕੀ ਸਾਰੀ ਸਮੱਗਰੀ ਨਿਰੋਲ 
ਅਨੁਭਵ ਹੈ ਅਤੇ ਆਰਨਲਡ ਕੈਟਲ (47700 ੬੧0੦) ਦੇ ਕਥਨ ਅਨੁਸਾਰ ਲੇਖਕ 


ਦੀ ਰਚਨਾਤਮਕ ਦਿ੍‌ਸ਼ਟੀ ਇਸ ਅਨੁਭਵ ਦੀ ਬਿੰਬ-ਸਿਰਜਨਾ' ਵਿਚੋਂ' ਪ੍ਰਤਿਬਿੰਬਤ ਹੁੰਦੀ ਹੈ। 
[ਟੀ. ਆਰ. ਵਿਨੋਦ] 


ਅੱਕ ਦੀ ਅੰਬੀ [ਵਿਸ਼ਵਾਨਾਥ ਤਿਵਾੜੀ। 
ਅੱਕ ਦੀ ਅੰਬੀ ਡਾ: ਤਿਵਾੜੀ ਦਾ ਦੂਜਾ ਕਾਵਿ-ਸੰਗ੍ਰਹਿ ਹੈ, ਪਹਿਲਾ ਤਨ ਦੀ ਚਿਖ਼ਾ' 
ਸੀ । ਸੱਜਰੇ ਸੰਗ੍ਰਹਿ [ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, ਪੰਨੇ 68, ਕੀਮਤ ਪੰਦਰਾਂ 
ਰੁਪਏ] ਵਿਚ 24 ਕਵਿਤਾਵਾਂ ਸ਼ਾਮਿਲ ਹਨ । 
ਡਾ: ਵਿਸ਼ਵਾਨਾਥ ਤਿਵਾੜੀ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਬਹੁਤ ਜਾਣਿਆ ਪਛਾਣਿਆ 
ਨਾਂ ਹੈ । ਉਹ ਪੰਜਾਬੀ ਭਾਸ਼ਾ ਦਾ ਮੁਦੱਈੀ ਹੈ । 'ਹਿੰਦੂ ਲੇਖਕਾਂ ਦੀ ਪੰਜਾਬੀ ਸਾਹਿਤ ਨੂੰ ਦੇਣ' 
ਨਿਬੰਧ ਲਿਖਣ ਕਰਕੇ ਇਹ ਲੇਖਕ ਕਾਫੀ ਚਿਰ ਚਰਚਾ ਦਾ ਵਿਸ਼ਾ ਬਣਿਆ ਰਿਹਾਂ ਹੈ । 
ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਆਪਣੇ ਲਹੂ ਨਾਲ ਦਸਤਖ਼ਤ ਕਰਨ ਵਾਲਾ ਸ਼ਾਇਦ 
76 ਸਿਰਜਣਾ 


ਇਹ ਪਹਿਲਾ ਪੰਜਾਬੀ ਸਾਹਿਤਕਾਰ ਹੈ । 'ਅੱਕ ਦੀ ਅੰਬੀ' ਪੰਜਾਬੀ ਪਾਠਕਾਂ ਨੂੰ ਭੇਟ ਕਰਨਾ 
ਅਤੇ ਇੰਜ ਨਵੀਂ' ਪੀੜ੍ਹੀ ਨਾਲ ਖ਼ੁਦ ਨੂੰ ਜੌੜੀ ਰੱਖਣ ਦਾ ਯਤਨ ਕਰਨਾ ਤਿਵਾੜੀ ਦੇ 
ਪੰਜਾਬੀ ਪ੍ਰੋਮ ਅਤੇ ਉੱਚ ਸਹਜ ਸਵਾਦ ਦਾ ਸੂਚਕ ਹੈ। 

ਇੰਜ ਲੱਗਦਾ ਹੈ ਜਿਵੇ 'ਅੱਕ ਦੀ ਅੰਬੀ' ਵਿਚਲੀਆਂ ਕਵਿਤਾਵਾਂ ਇੱਕੋ ਬੈਠਕ ਵਿਚ 
ਲਿਖੀਆਂ ਗਈਆਂ ਹੋਣ; ਜੇ ਇਹ ਗੱਲ ਨਰੀ' ਤਾਂ ਸਾਰੀਆਂ ਕਵਿਤਾਵਾਂ ਵਿਚ ਇੱਕੋ ਜਿਹੀ 
ਮਾਨਸਿਕ ਅਵਸਥਾ ਬਣਾਈ ਰੱਖਣਾ ਕਵੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ । _ਕਾਮ= 
ਯਾਬੀ ਹੈ । 

ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਨਿਰੋਲ ਹੈਢਾਇਆ ਹੋਇਆ ਅਨੁਭਵ ਹੀ ਪੇਸ਼ 
ਕੀਤਾ ਹੈ । ਕਵਿਤਾਵਾਂ ਦੇ ਪਾਠ ਉਪਰੈਤ ਸਾਧਾਰਣ ਤੋ“ ਸਾਧਾਰਣ ਪਾਠਕ ਨੂੰ ਵੀ ਪਤਾ 
ਲਗ ਜਾਂਦਾ ਹੈ ਕਿ ਕਵੀ ਕੋਈ ਰੱਜਿਆ-ਪੁੱਜਿਆ ਤੇ ਖਾਂਦਾ=ਪੀ'ਦਾ ਵਿਅਕਤੀ ਹੈ । ਜਿਸ 
ਕੋਲ ਕੋਠੀ ਹੈ, ਕਾਰ ਹੈ, ਇੱਜ਼ਤ ਹੈ, ਦੌਲਤ ਹੈ : ਐਸ਼-ਪ੍ਰਸਤੀ ਦੇ ਸਾਰੇ ਸਾਧਨ ਹਨ : 

ਮਨਚਾਹੀ ਕੁੜੀ ਮੰਗੀ/ਮੰਗ ਲੀਤੀ/ਉਮਰ ਭਰ ਲਈ ਬੋਹਲ/ਮੇਰੇ ਲੇਖੇ/ਐਸ ਤੇ 

ਆਰਾਮ/ਮੇਰੀਆਂ ਦਾਸੀਆ/ਕੁੜੀ ਨੌਕਰੀ ਤੇ ਆਰਮ/ਅੱਗੜ _ਪਿੱਛੜ _ ਘੁੰਮ 

ਰਿਹਾਂ ਹਾਂ ।... 


ਕੋਠੀ ਮਰਮਰੀ ਹੈ/ਘਾਹ ਮਖ਼ਮਲੀ ਹੈ/ਮਹਿਕ ਨਜ਼ਿਆ ਰਹੀ/ਕਾਰ ਸ਼ਰਮਾ ਰਹੀ/ 
ਅਮੀਰੀ ਚਮਤਕਾਰ ਹੈ/ਬਾਹਰ ਖੁਸ਼ਹਾਲ ਹੈ... 


ਇਸੇ ਤਰ੍ਹਾਂ ਹਰ ਕਵਿਤਾ 'ਚੌ” ਕਾਮਯਾਬੀ ਦੀ ਦੌੜ ਦੇ ਪੈਰ ਚਿੰਨ੍ਹ ਲੱਭੇ ਜਾ ਸਕਦੇ 

ਹਨ। ਜ਼ਾਹਿਰ ਹੈ ਕਿ ਕਵੀ ਸੱਚ ਬੋਲਦਾ ਹੈ ਅਤੇ ਕਿਸੇ ਵੀ ਪ੍ਰਯੋਗਵਾਦੀ ਦੀ ਭਾਸ਼ਾ ਨਾਲੀ 
ਵਧੇਰੇ ਆਧੁਨਿਕ ਸ਼ਬਦਾਂ ਵਿਚ ਸੱਚ ਬੋਲਦਾ ਹੈ । ਕਾਂਤ, ਮਾਰਕਸ, ਡਾਕਟਰ ਫ਼ਰਾਇਡ 
ਨੂੰ ਪੂਰੀ ਤਰ੍ਹਾਂ ਪੜ੍ਹ ਲੈਣ ਉਪਰੰਤ ਕਵੀ ਪੈਰਿਸ ਵਿਚ 'ਸਾਰਤਰੇ' ਕੋਲ ਵੀ ਗਿਆ ਪਰ 
ਅਖ਼ੀਰ ਉਸਨੂੰ ਕਹਿਣਾ ਪਿਆਂ : 

ਬਾਹਰ ਤਾਂ ਸਭ ਕੁਝ ਹੈ/ਪਰ ਅੰਦਰ ਮੇਰਾ ਖੋਖਲਾ ਹੈ 

ਅਨੁਭਵ ਦੀ ਕ੍ਰਠਾਲੀ ਵਿਚ ਤਪ ਕੇ ਕਵੀ ਨੇ ਨਿੱਜੀ ਪੱਧਰ ਤੇ ਕੁਝ ਸਿੱਟੇ ਵੀ ਕੱਢੇ 
ਹਨ, ਜੋ ਖੋਜ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਸਿੱਧ ਹੋ ਸਕਦੇ ਹਨ 

ਮੈਂ ਸਦੀ ਦਾ ਸਭ ਤੋ' ਸੈਦਰ ਮੁਖੌਟਾ ਹਾਂ 


੪੪ ਵਰਕ ੪੪੬ 


ਕੋਈ ਇੱਕ ਫ਼ਲਸਫ਼ਾ ਮਨੁੱਖ ਦਾ ਮਜੀਹਾ ਨਹੀ ਹੋ ਸਕਦਾ 


੦੩੬ ੦੦੬ ੪੪੬੬ 


ਸਤਿਕਾਰ ਮੇਰਾ ਅੱਜ ਪੈਸੇ ਕਰਕੇ 
ਆਪੇ ਨੂੰ ਮਾਰਕੇ ਤਰੱਕੀ ਤਾਂ ਹੋ ਸਕਦੀ ਹੈ 
ਪਰ ਸ਼ਾਇਰ ਮਰਦਾ ਹੈ... 
ਸਿਰਜਣਾ ਨ 


ਕਵੀ ਇਸ ਸਮੇ ਵੀ ਜੀਣ-ਮਰਨ ਦੀ ਦੁਬਿਧਾ ਵਿਚ ਲਟਕਿਆਂ ਹੋਇਆ ਹੈ : 

ਮੈ ਜੀਦਾ ਹਾਂ ਤਾਂ ਸ਼ਾਇਰ ਮਰਦਾ ਹੈ 

ਸ਼ਾਇਰ ਜੀ'ਦਾ ਹੈ ਤਾਂ ਮੈ'.ਮਰਦਾ;ਹਾਂ 

ਜਾਂ 

ਮੇਰੇ ਯਾਰ/ਗੋਂਦੋ ਦੀ ਉਡੀਕ ਹੀ/ਮੋਰਾ ਜੀਵਨ ਹੈ 
ਇਕ ਖ਼ੂਬੀ ਮੈ” ਇਨ੍ਹਾਂ ਕਵਿਤਾਵਾਂ ਵਿਚ ਹੌਰ ਵੇਖੀ ਹੈ । ਸਾਰੀ ਸ਼ਬਦਾਵਲੀ ਬਾਹਰਮੁਖੀ 
ਹੁੰਦੀ ਹੋਈ ਵੀ ਸੰਕੇਤ ਅੰਦਰ ਵੱਲ ਨੂੰ ਹੀ ਕਰਦੀ ਹੈ । ਉਦਾਹਰਣ ਲਈ ਵੇਖੋ : 

ਬਿਨਾਂ ਅੰਗੀਆਂ ਤੋ“ ਛਾਤੀਆਂ/ਹਾਟ ਪੈ'ਟਸ ਤੇ ਨੰਗੀਆਂ ਪਿੰਨੀਆਂ/ 

ਚੈਮੀਆਂ, ਜੱਫੀਆਂ ਤੇ ਹੱਥ ਘੁੱਟਣੀਆਂ / ਹਵਾ ਨੂੰ ਗਰਮਾ ਰਹੀਆਂ ਹਨ । 
ਕਵੀ ਰਹੱਸਵਾਦੀ ਹੈ ਅਤੇ ਭਾਈ ਵੀਰ ਸਿੰਘ ਦੇ ਏਸ ਫ਼ਲਸਫੇ ਨੂੰ ਕਿ 'ਬੈਠ ਵੇ ਗਿਆਨੀ 
ਬੁੱਧੀ ਮੰਡਲ ਦੀ ਕੈਦ ਵਿਚ...... , ਅੱਗੇ ਤੋਰਦਾ ਹੈ ਭ 

ਖੇੜੇ ਦੀ ਛਾਤੀ ਨੂੰ ਚੰ ਘਣਾ ਹੈ/ਮੋਕਸ਼ ਦੀ ਮਣੀ ਨੂੰ ਲੱਭਣਾ ਹੈ 


ਇਸ ਸ਼ਹਿਰ 'ਚੋ ਹੁਣ ਮੈ" ਭੱਜਣਾ ਚਾਹਾਂ/ਕਿਸੇ ਜੰਗਲ 'ਚ ਕੂਕਣਾਂ ਚਾਹਾਂ 


੪੪੬ ੦੩੬ ੪੪੬ 


ਅਹੈ ਗਛਾਮੀ / ਅਹੈ ਗਛਾਮੀ / ਅਹੈ ਗਛਾਮੀ 
ਸਮੁੱਚੀ ਕਵਿਤਾ ਵਿਚ ਕਵੀ ਜੀਵਨ ਦੀ ਪਰਿਭਾਸ਼ਾ ਲੱਭ ਰਿਹਾ ਪ੍ਰਤੀਤ ਹੁੰਦਾ ਹੈ । ਪਰ 
ਬਚਪਨ ਵਿਚ ਵੇਖੀ ਗਰੀਬੀ ਅਤੇ ਜਵਾਨੀ 'ਚ ਮਿਲੀ ਅਮੀਰੀ ਤਿਵਾੜੀ ਨੂੰ ਸੰਤੁਸ਼ਟੀ 
ਨਹੀ" ਦੇ'ਦੀਆਂ । ਉਹ ਸੋਚਦਾ ਹੈ ਕਿ 'ਸਿਰਫ ਮੇਰਾ ਬਣਨਾ ਹੀ ਕਾਫੀ ਨਗ --ਪਰੈਤੂ 
ਲੇਖਕ ਦੇ ਵਿਚਾਰਾਂ ਵਿਚ ਅੰਤਰ-ਵਿਰੋਧ ਕਿਤੇ ਨਹੀ ਉਹ ਕਾਮਯਾਬੀ ਦੀ ਦੌੜ ਤੋ ਥੱਕ 
ਗਿਆ ਹੋ ਅਤੇ ਕਾਮਯਾਬੀ ਦੀ ਦੌੜ ਨੂੰ ਜ਼ਰਾ ਰੁਕਣ ਲਈ ਕਹਿੰਦਾ ਹੈ । ਪਰੈਤ ਇਸ ਦੇ 
ਬਾਵਜੂਦ ਵੀ ਕਵੀ ਆਪ ਦੌੜ ਵਿਚ ਸ਼ਾਮਿਲ ਰਹਿੰਦਾ ਹੈ (ਭਾਵੇ ਉਹ ਠਹਿਰੀ ਹੋਈ 
ਹੀ ਕਿਉ” ਨਾ ਹੋਵੇ !) 

ਇਜ ਡਾ: ਤਿਵਾੜੀ ਆਪਣੀ ਕਿਸਮ ਦੀ ਵਿਚਾਰਧਾਰਾ ਵਾਲਾ ਵਿਲੱਖਣ ਆਧੁਨਿਕ 
ਕਵੀ ਹੋ ਨਿਬੜਦਾ ਹੈ ਜੋ ਵਰਤਮਾਨ ਸਾਹਿਤ ਦੇ ਪਿਤਾਮਾ ਡਾ: ਭਾਈ ਵੀਰ ਸਿੰਘ ਜੀ ਦੇ 
ਜੀਵਨ ਫ਼ਲਸਫ਼ ਤੋ” ਪ੍ਰੇਰਣਾ ਵੀ ਲੈਦਾ ਹੈ ਅਤੇ ਉਸਨੂੰ ਅੱਗੇ ਵੀ ਤੋਰਦਾ ਹੈ। ਇਸ 
ਪੁਸਤਕ ਦਾ ਪਾਠਕ ਨਵੀ” ਕਵਿਤਾ ਦੀ ਅਜੋਕੀ ਸਥਿਤੀ ਤੋ ਭਲੀ ਭਾਂਤ ਜਾਣੂ ਹੋ ਜਾਵੇਗਾ । 
ਇਸ ਗੱਲ ਦੀ ਦਾਦ ਦਿੱਤੇ ਬਿਨਾਂ ਨਹੀ" ਰਹੇਗਾ ਕਿ ਡਾ: ਤਿਵਾੜੀ ਨੇ ਪੂਰਾ ਅਮੀਰੀ ਠਾਠ 
ਹੋਣ ਦੇ ਬਾਵਜੂਦ ਆਪਣੇ ਪਾਠਕਾਂ ਨੂੰ 'ਅੱਕ ਦੀ ਅੰਤੀ' ਦਾ ਸੁਆਦ ਚਖਾਕੇ ਜਿੰਦਗੀ ਦੀ 
ਤਲਖ਼ ਹਕੀਕਤ ਵੱਲ ਉਨ੍ਹ' ਦਾ ਧਿਆਨ ਦਿਵਾਇਆ ਹੈ । 


78 ਸਿਰਜਣਾ 


(੧ 


ਸਾਈਡ ਪੌਜ਼ [ਗੁਲ ਚੌਹਾਨ] 

ਗੁਲ ਚੌਹਾਨ ਪਹਿਲਾਂ ਪਹਿਲਾਂ 'ਨਾਗਮਣੀ ਲੇਖਕ” ਦੇ ਤੌਰ ਤੇ ਹੀ ਜਾਣਿਆ ਜਾਂਦਾ 
ਸੀ, ਪਰੋਤੂ ਹੁਣ ਉਸਦਾ ਚਰਚਾ ਪੰਜਾਬੀ ਗਲਪ ਦੇ ਗੌਭੀਰ ਖੇਤਰਾਂ ਵਿਚ ਹੈ । ਹਰ ਮਿਆਰੀ, 
ਵਪਾਰੀ ਜਾਂ ਸਰਕਾਰੀ ਪਰਚੇ ਵਿਚ ਉਹ ਧੜੱਲੇ ਨਾਲ ਛਪਦਾ ਹੈ । ਪਿੱਛੇ ਜਿਹੇ ਛਪੀਆਂ 
ਉਸਦੀਆਂ ਦੈਪਤੀ-ਦੁਖਾਂਤ ਵਾਲੀਆਂ ਕਹਾਣੀਆਂ ਨੇ ਪੰਜਾਬੀ ਪਾਠਕਾਂ ਨਾਲ ਨੇੜੇ ਦੀ ਸਾਂਝ 
ਪਾ ਲਈ ਹੈ । 

'ਸਾਈਡ ਪੌਜ਼ [ਨੀਲਾਂਬਰ ਪਬਲੀਕੇਸ਼ਨਜ਼, ਅੰਮ੍ਰਿਤਸਰ, ਪੰਨੇ 96, ਕੀਮਤ 
ਪੰਦਰਾਂ ਰੁਪਏ] ਗੁਲ ਦੀਆਂ ਹੁਣ ਤੱਕ ਲਿਖੀਆਂ 14 ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈ, 
ਜੋ ਸਰਸਰੀ ਨਜ਼ਰੇ ਵੇਖਿਆਂ ਹ! ਪਾਠਕ ਉਤੇ ਆਪਣੀ ਸਾਹਿਤਕਤਾ ਦਾ ਇਕ ਸੁਖਾਵਾਂ 
ਪ੍ਰਭਾਵ ਛੱਡ ਜਾਂਦਾ ਹੈ । ਗੁਲ ਚੌਹਾਨ ਕੋਲ ਸਹਿਜ-ਸੁਭਾਅ ਗੱਲ ਕਹਿਣ ਦਾ ਗੁਣ ਹੈ, 
ਜੋ ਕਿਸੇ ਮਾਂਜ-ਰਗੜਾਈ ਦਾ ਮੁਥਾਜ ਨਹੀ` । ਉਸਦੀ ਕਹਾਣੀ “ਰਾਮ ਕਹਾਣੀ' ਨਹੀ' ਹੁੰਦੀ 
ਸਗੋ 'ਆਮ ਕਹਾਣੀ' ਹੁੰਦੀ ਹੈ । 'ਸਮਾਨੰਤਰ' ਕਹਾਣੀ ਕਹਿਣ ਵਾਲੋਂ ਜਮੈਟਰੀ-ਬਕਸ 
ਲੇਖਕ ਇਸ ਨਾਲ ਸਾਵੇ` ਨਹੀ' ਤੁੱਲ ਸਕਦੇ । 

ਇਸ ਸੰਗ੍ਰਿਹ ਦੀਆਂ ਬਹੁਤੀਆਂ ਕਹਾਣੀਆਂ ਵਿਚ ਦੋ ਪਾਤਰ ਹਨ : ਇਕ ਮਰਦ 
ਇਕ ਤੀਵੀ' । ਕਿਸੇ ਕਹਾਣੀ ਵਿਚ ਇਕ ਹਾਜ਼ਰ ਹੁੰਦਾ ਹੈ, ਕਿਸੇ ਵਿਚ ਦੋਵੇ” । ਇਨ੍ਹਾਂ 
ਕਹਾਣੀਆਂ ਦੇ ਆਧਾਰ ਬਿੰਦੂ ਮਨੁੱਖੀ ਗੁਣ ਔਗੁਣ ਹਨ, ਜੋ ਕਦੇ ਮਜਬੂਰੀ ਬਣਦੇ ਹਨ- 
ਕਦੇ ਐਬ । ਬਦਲਦੇ ਸੈਦਰਭਾਂ ਵਿਚ ਉਨ੍ਹਾਂ ਦੇ ਨਾਮ ਬਦਲਦੇ ਹਨ, ਧਰਮ ਨਹੀ” । ਇੰਜ 
ਗੁਲ ਚੌਹਾਨ ਸਨਾਤਨ ਲੋਖਨ ਦੇ ਲਾਗੇ ਚਾਗੇ ਪੁੱਜ ਜਾਂਦਾ ਹੈ । ਪੁਰਾਣੇ ਕਹਾਣੀਕਾਰਾਂ 
ਵਿਚੋ ਇਹ ਹੁਨਰ ਕੁਲਵੇਤ ਸਿੰਘ ਵਿਰਕ ਕੋਲ ਹੈ । 

ਚਰਚਾ ਲਈ ਕਹਾਣੀਆਂ ਦੀ ਚੋਣ ਕਰਨੀ ਹੋਵੇ ਤਾਂ ਕਿਸੇ ਨਾ ਕਿਸੇ ਪੱਖੋ” ਸੇਗ੍ਰਹਿ 
ਦੀ ਹਰ ਕਹ'ਣੀ ਤੇ ਗੱਲ ਕਰਨੀ ਬਣਦੀ ਹੈ । ਫਿਰ ਵੀ ਬਾਲ ਮਨੋਵਿਗਿਆਨ ਨਾਲ 
ਸੰਬੰਧਿਤ ਪੰਜਾਬੀ ਕਹਾਣੀਆਂ ਵਿਚ 'ਫੁੱਲਾਂ ਵਾਲਾ ਕੁੜਤਾ ਕਹਾਣ) ਸੱਚੀ ਮੁੱਚੀ' ਵਾਧਾ 
ਹੈ । ਇਕ ਗਰੀਬ ਹਰੀਜਨ ਬੱਚਾ ਆਪਣੇ ਜਮਾਤੀ ਸਰਦਾਰਾਂ ਦੇ ਮੰਡੇ ਦੀ ਰੀਸੇ ਫੁੱਲਾਂ ਵਾਲਾ 
ਕੁੜਤਾ ਪਾਕੇ ਸਰਦਾਰਾਂ ਦੇ ਘਰ ਜਿਸ ਸਵੈਭਰੋਸੇ ਨਾਲ ਜਾਕੇ ਇਹ ਕਹਿਕੇ ਮੁੜ ਆਉਦਾ 
ਹੈ : “ਸੈਂ ਆਖਿਆ ਚੱਲ ਮਿਲ ਏਈ ਆਈਏ, ਚੌਗਾ ਮੈ ਚੱਲਨਾ '' ਕਹਾਣੀ ਨੂੰ 
ਜਿਊ'ਦਿਆਂ ਕਰ ਜਾਂਦਾ ਹੈ । ਸੋਤ ਸਿੰਘ ਸੇਖੋਂ” ਦੀ ਕਹਾਣੀ 'ਪ੍ਰੋਮੀ ਦੇ ਨਿਆਣੇ” ਤੇ 
ਸੁਜਾਨ ਸਿੰਘ ਦੀ 'ਕ੍ਲਫੀ' ਵਾਂਗ ਇਸ ਕਹਾਣੀ ਦਾ ਵੀ ਜ਼ਿਕਰ ਹੋਵੇਗਾ । 

'ਐਮਰਜੰਸੀ ਵਾਰਡ' ਆਪਾਤ ਸਥਿਤੀ 'ਚੋ' ਉਪਜੀ ਕਹਾਣੀ ਹੈ-ਜੋ ਨਿੱਕੀਆਂ 
ਨਿੱਕੀਆਂ ਘਟਨਾਵਾਂ 'ਚੇ` ਉਸਾਰੀ ਗਈ ਹੈ । ਲੇਖਕ ਇਕ ਫਿਕਰੇ ਵਿਚ ਹੀ ਸਾਰੀ ਸਥਿਤੀ 
ਦਾ ਨਬੇੜਾ ਕਰ ਜਾਂਦਾ ਹੈ : ਜੇ ਦੋ ਜਾਂ ਤਿੰਨ ਬਾਂਦਰਾਂ (ਗਾਂਧੀ ਢੇ) ਦੀਆਂ ਖ਼ਸਲਤਾਂ 
ਤੁਹਾਡੇ ਵਿਚ ਇਕਠੀਆਂ ਆ ਜਾਣ ਤਾਂ ਇਹੋ ਮੁਲਕ ਤੁਹਾਨੂੰ ਸਵਰਗ ਦਿਸਣ ਲੱਗੇ-ਨਾ 
ਤਨਹ'ਈ-ਨਾ ਫੱਸਟ੍ਰੇਸ਼ਨ-ਤੇ ਤੁਸੀ" ਸਵਰਗਵਾਸੀ ਹੋ ਜਾਓ (ਕਿਸੇ ਵੀ ਅਰਥ ਵਿਚ) ।” 

ਉੱਜ 'ਹਰਾਂ ਸਮੁੰਦਰ” ਸੰਗ੍ਰਹਿ ਦੀ ਸਭ ਤੋ ਕਮਜ਼ੋਰ ਕਹਾਣੀ ਹੈ ਅਤੇ 'ਬੱਕਰਾ 
ਸਿਰਜਣਾ 79 


ਬੇਨਾਮ' ਕੁਝ ਘੱਟ ਕਮਜ਼ੋਰ । ਕਮਜ਼ੋਟੀਆਂ ਕੁੱਝ ਹੋਰ ਵੀ ਹੋਣਗੀਆਂ, ਜਿਵੇ ਹਰ ਮਨੁੱਖ 
ਵਿਚ ਹੁੰਦੀਆਂ ਹਨ ਪਰੰਤੂ 'ਸਾਈਡ ਪੌਜ਼' ਪੰਜਾਬੀ-ਕਹਾਣੀ ਦੀਆਂ ਛਪੀਆਂ ਅਤੇ ਛਪਣ 
ਵਾਲੀਆਂ ਕਹਾਣੀਆਂ ਵਿਚ ਗੁਆਚ ਨਹੀ” ਸਕੇਗਾ । ਇਸ ਦਾ ਵੱਡਾ ਕਾਰਨ ਇਹ ਹੈ ਕਿ 
ਗੁਲ ਚੌਹਾਨ ਚਕਾ ਚੌ'ਧ ਨਹੀ” ਕਰਦਾ ਅਤੇ ਨਾਂ ਹੀ ਚਮਤਕਾਰੀ ਸਿਰਜਣਾ ਦਾ ਦਾਅਵਾ 
ਕਰਦਾ ਹੈ । ਜਿੰਦਗੀ ਨੂੰ ਕਹਾਣੀ ਦੇ ਮਾਧਿਅਮ ਰਾਹੀ” ਪੇਸ਼ ਕਰਨਾ ਉਸਨੂੰ ਆ ਗਿਆ ਹੈ । 
ਲਿਖਣ ਵਿਚ ਮੁਹਾਰਤ ਉਹ ਹੌਲੀ ਹੌਲੀ ਹਾਜਿਲ ਕਰ ਹੀ ਲਵੇਗਾ । ਇਸ ਗੱਲ ਨੂੰ ਕੋਈ 
ਨਹੀ“ ਝੁਠਲਾ ਸਕਦਾ ਕਿ ਆਪਣੇ ਹਾਣੀ ਕਹਾਣੀਕਾਰ ਮੁੰਡੇ ਕੁੜੀਆਂ 'ਚੱ` ਗੁਲ ਚੌਹਾਨ 
ਵਧੇਰੇ ਡ੍ਰੇਘਾ ਸਹੀ ਹੁੰਦਾ ਹੈ । ਵਧੇਰੇ ਕੁ ਦਰਤੀ ਅਤੇ ਸਪੱਸ਼ਟ । 
ਰੱ [ਭੂਸ਼ਨ 

ਬੁਸਤੀ ਤੇ ਸਹਿਰਾਂ [ਕੁਲਦੀਪ ਕਲਪਨਾ] 

ਮਨੁੱਖ ਦਾ ਸਮਾਜਕ ਜੀਵਨ ਜਿਉ' ਜਿਉ' ਵਧੇਰੇ ਗ੍ਰੰਝਲਦਾਰ ਹੁੰਦਾ ਜਾਂਦਾ ਹੈ ਤਿਉਂ 
ਤਿਉ” ਉਸਦੀ ਆਤਮਕ ਜ਼ਿੰਦਗੀ ਵੀ ਗ੍ਰੰਝਲਾਂ ਨਾਲ ਭਰਦੀ ਜਾਂਦੀ ਹੈ। ਆਪਣੇ ਰੋਜ਼ਾਨਾ 
ਜੀਵਨ ਵਿਚ ਉਸਦਾ ਵਾਹ ਜਿੰਨੇ ਸਮਾਜਕ ਵਿਰੋਧਾਂ ਨਾਲ ਪੈਂਦਾ ਹੈ ਉਹ ਸਾਰੇ ਉਸ ਵਿਚ 
ਅਜਿਹੇ ਮਾਨਸਿਕ ਕਲੋਸ਼ ਪੈਦਾ ਕਰਦੇ ਹਨ ਜਿਸ ਨਾਲ ਉਸਦੀ ਵਿਅਤੀਗਤ ਸੋਚ, ਸੁਖ, 
ਸ਼ਾਂਤੀ ਤੇ ਸੁਤੋਤਰਤਾ ਵਿਚ ਉਥਲ ਪੁਥਲ ਮੱਚ ਜਾਂਦੀ ਹੈ । ਇਹ ਗੱਲ ਹੋਰ ਵੀ ਵੱਧ ਠੀਕ 
ਹੈ ਜੋ ਕਿ ਵਿਅਕਤੀ-ਮਨ ਵਧੇਰੇ ਸੰਵੇਦਨਸ਼ੀਲ ਹੋਵੇ । ਲੇਖਕ ਤੇ ਕਲਾਕਾਰ ਏਸੇ ਕੋਟੀ 
ਵਿਚ ਆਉਂਦੇ ਹਨ ਜੋ ਆਪਣੇ ਸਮੇ" ਦੇ ਮਾਨਸਿਕ ਦਵੈਦਾਂ ਨੂੰ ਬਿੰਬਾਂ ਦੁਆਰਾ ਸਿਰਜਕੇ 
ਕਲਾ ਦਾ ਰੂਪ ਪ੍ਰਦਾਨ ਕਰਦੇ ਹਨ । 

ਸਾਡੇ ਸਮੇ' ਦੀਆਂ ਮੁੱਖ ਮਾਨਸਿਕ ਸਮਸਿਆਵਾਂ ਵਿਚੋ ਅਜਨਬੀਪੁਣੇ ਦੀ ਭ'ਵਨਾ 
(9੬॥੩੬ 01 211₹081160) ਸ਼ਾਇਦ ਸਭ ਤੋ ਵਧ ਸ਼ਨਤੀਸ਼ਾਲੀ ਤੇ ਗ੍ਰੰਝਲਦਾਰ ਹੈ । 
ਵਾਸਤਵ ਵਿਚ ਹਰ ਜਮਾਤੀ ਸਮਾਜ ਇਸ ਅਹਿਸਾਸ ਨੂੰ ਜਨਮ ਦਿੰਦਾ ਹੈ । ਜਗੀਰੂ ਸਮਾਜ 
ਵਿਚ ਇਸ ਅਹਿਸਾਸ ਦੇ ਪ੍ਰਗਟਾਵੇ ਦੇ ਬਹੁਤ ਸਾਰੇ ਪ੍ਰਮਾਣ ਸਾਡੇ ਮੱਧਕਾਲੀਨ ਸਾਹਿਤ ਵਿਚੋ” 
ਸਹਿਜੇ ਹੀ ਲੱਭੇ ਜ' ਸਕਦੇ ਹਨ । ਅੱਜੋਕੀ ਬੁਰਜੁਆ ਸਮਾਜਕ ਉਸਾਰੀ ਦੇ ਵਾਧੇ ਨਾਲ 
ਇਹ ਅਜਨਬੰਪੁਣਾ ਵਧੇਰੇ =ਖਣ ਰੂਪ ਧਾਰਨ ਕਰ ਰਿਹਾ ਹੈ । ਕਾਰਨ ਇਹ ਕਿ ਵਧ ਰਹੇ 
ਸਮਾਜਕ ਅਨਿਆਂ ਸਾਹਮਣੇ ਵਿਅਕਤੀ ਵਧੇਰੇ ਬੇਬਸ ਤੇ ਸਿੱਟੇ ਵਜੋ ਵਧੇਰੇ ਗ਼ੈਰਸੁਤੌਤਰ ਤੇ 
ਉਪਰਾਮ ਮਹਿਸੂਸ ਕਰਨ ਲਗਦਾ ਹੈ । 

ਕੁਲਦੀਪ ਕਲਪਨਾ ਦੇ ਪਲੌਠੇ ($) ਕਾਵਿ-ਸੰਗ੍ਰਹਿ _'ਬਸਤੀ ਤੇ ਸਹਿਰਾ” ਵਿਚ 
ਅਜਨਬੀਪੁਣੇ ਦੀ ਭਾਵਨਾ ਦਾ ਕਾਵਿਕ-ਵਿਸਤਾਰ ਰੂਪਮਾਨ ਹੋਇਆ ਮਿਲਦਾ ਹੈ । ਪੰਜਾਬੀ 
ਦੇ ਦੂਜੇ ਨਵੇ" ਕਵੀਆਂ 'ਦਚ ਇਹ ਭਾਵਨਾ ਕਦੇ ਕਦੇ ਪ੍ਰਗਟ ਹੁੰਦੀ ਦਿਸਦੀ ਹੈ ਪਰ 
ਕੁਲਦੀਪ ਨੂੰ ਇਹ 'ਬਸਤੀ' ਵਿਚ 'ਸਹਿਰਾ' ਦੇ ਰੂਪ ਵਿਚ ਪ੍ਰਾਪਤ ਹੁੰਦੀ ਹੈ ਅਤੇ ਇਹ 'ਰੋਤ 
ਦਾ ਦਰਿਆ ਉਸਦੀ ਜ਼ਿੰਦਗੀ ਤੇ ਸਿਰਜਣਾ ਦਾ '੧ਟਰਨ' ਬਣ ਗਿਆ ਹੈ । ਮੁਖ ਬੇਦ 
ਦੇ ਸ਼ੁਰੂ ਵਿਚ ਹੀ ਉਹ ਕਹਿੰਦੀ ਹੈ : 'ਮੇਰੇ ਅੰਦਰ ਜੋ ਤਨਹਾਈ ਦਾ ਬੂਟਾ ਪਲਦਾ ਹੈਉਸ 
ਦੀ ਉਮਰ ਮੇਰੇ ਤੋ ਨੌ ਮਹੀਨੇ ਵਧ ਹੈ ।' ਉਸਦੀ ਬੇਬਸੀ ਤ੍ਰਾਸਦੀ ਦੇ ਸਿਖਰ ਤੱਕ ਪਹੁੰਚ 
80 ਸਿਰਜਣਾ 


ਜਾਂਦੀ ਹੈ : 'ਇਕੱਲ ਦੇ...ਇਸ ਰੁੱਖ ਦੀਆਂ ਜੜ੍ਹਾਂ ਏਨੀਆਂ ਪੱਕੀਆਂ ਹਨ ਤੇ ਮੇਰੇ ਹੱਥ 
ਦੇਨੇ ਕਮਜ਼ੋਰ ਕਿ...।' ਜਾਂ 'ਮੇਰੇ ਹੱਥੀ' ਤਾਂ ਇਹ ਲਿਖਿਆ : ਬਿਨ ਮਹਿਕੋ' ਮਰ ਜਾਵਾਂ ।” 
ਇਕੱਲਤਾ ਤੇ ਅਜਨਬੀਪੁਣੇ ਦੇ ਅਹਿਸਾਸ ਨੂੰ ਹੈਢਾਉਣਾ ਕੁਲਦੀਪ ਲਈ 'ਸਹਿਰਾ 
ਵਿਚ ਖਾਮੌਸ਼ੀ ਦੀ ਸਦਾ ਸੁਣਨਾ, ਰੂਹਾਂ ਦੀ ਧੁੱਪ ਵਿਚ ਜਲਣਾ, ਚੁੱਪ ਦੇ ਸਮੁੰਦਰ ਨੂੰ ਡੀਕਣਾ , 
ਉਮਰ ਦੇ ਪਹਾੜ ਨੂੰ ਟੋਟਾ ਟੋਟਾ ਕਰ ਕੇ ਕੱਟਣਾ, ਆਪਣੇ ਹੀ ਮਨ ਦੀ ਕੈਦ ਵਿਚ ਦਮ 
ਤੋੜਨਾ, ਫਿਰ ਆਪ ਹੀ ਪੁਨਰਜੀਵਿਤ ਹੋਣਾ, ਚੁਰਸਤਿਆਂ ਵਿਚ ਆਪਣੀ ਸੂਲੀ ਆਪ ਘੜ 
ਕੇ ਸੂਲੀ ਚੜ੍ਹ ਜਾਣਾ, ਸੜਕਾਂ ਉਤੇ ਚੀਣਾ ਚੀਣਾ ਹੋ ਕੇ ਬਿਖਰਨਾ' ਅਤੇ 'ਰੇਤ ਦੇ ਦਰਿਆ 
ਨੂੰ ਪਾਰ ਕਰਨਾ' ਹੈ । ਆਪਣੇ ਆਲੋ ਦੁਆਲੇ ਦੀ ਜ਼ਿੰਦਗੀ ਤੋ ਉਸਦੀ ਉਪਰਾਮਤਾ ਏਸ 
ਹੱਦ ਤੱਕ ਚੱਲੀ ਗਈ ਹੈ ਕਿ ਉਸਨੂੰ ਜਾਪਦਾ ਹੈ : “ਕਦੀ ਕਦੀ ਪੈਰ ਰੱਖਣ ਨੂੰ ਧਰਤੀ 
ਨਹੀ ਮਿਲਦੀ, ਲਗਦਾ ਹੈ ਸ'ਰਾ ਦੇਸ਼ ਬੇਗਾਨਾ ਹੈ ।' ਸ਼ਾਇਦ ਇਸੇ ਲਈ ਉਸਨੇ ਆਪਣਾ 
ਕਾਵਿ-ਸੰਗ੍ਰਹਿ ਦੇਸ਼ ਦੀਆਂ ਭੂਗੋਲਿਕ ਹੱਦਾਂ ਤੋ ਬਾਹਰਲੀ ਕਿਸੇ ਆਵਾਜ਼ ਦੇ ਨਾਂ ਸਮਰਪਿਤ 
ਕੀਤਾ ਹੈ ਅਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਬਹੁਤੀਆਂ ਉਦਾਹਰਣਾਂ ਵੀ ਪਾਕਿਸਤਾਨੀ 
ਸਾਹਿਤ ਵਿਚੋ" ਹੀ ਦਿੱਤੀਆਂ ਹਨ । 
ਪਰ ਉਪਰਾਮਤਾ ਦਾ ਇਹ ਅਹਿਸਾਸ ਸਿਰਫ ਕੁਲਦੀਪ ਦੀ ਨਿੱਜੀ ਸਮਸਿਆ ਹੀ 
ਨਹੀਂ', ਸਾਡੇ ਅਜੋਕੇ ਸਮਾਜ ਦਾ ਇਕ ਮਹੱਤਵਪੂਰਨ ਮਸਲਾ ਹੈ ਜਿਸ ਪ੍ਰਤੀ ਉਸਦੇ ਸੰਵੇਦਨ- 
ਸ਼ੀਲ ਮਨ ਦੇ ਪ੍ਰਤੀਕਰਮ ਨੇ ਕਾਵਿ-ਰੂਪ ਧਾਰਨ ਕੀਤਾ ਹੈ । ਉਸਨੂੰ 'ਚੁਰਹੇ ਵਿਚ ਲਿਆ 
ਕੇ ਰਹ' ਭਲਾਉਣ ਵਾਲੇ ਸਮਾਜਕ ਵਿਰੋਧਾਂ ਦਾ ਤੀਖਣ ਅਨੁਭਵ ਤਾਂ ਹੈ ਪਰ ਉਨ੍ਹਾਂ ਦੇ 
ਕਾਰਨਾਂ ਦੀ ਗਹਿਰਾਈ) ਦੀ ਉਸ ਨੂੰ ਸਮਝ ਨਹੀ ਜਿਸ ਨੂੰ ਉਹ ਖ਼ੁਦ ਪ੍ਰਵਾਨ ਕਰਦੀ ਹੈ : 
'ਸ਼ਹਿਰ ਵਿਚ ਦਸ਼ਤ ਤੇ ਸਹਿਰਾ ਕਿਥੋ ਆ ਗਏ ? ਸੈ" ਆਪ ਹੈਰਾਨ ਹੁੰਦੀ ਹਾਂ ।” 
“ਬਸਤੀ ਤੇ ਸਹਿਰਾ' ਦੀ ਖ਼ੂਬੀ ਇਹ ਹੈ ਕਿ ਇਸ ਵਿਚੋ ਇਕੱਲਤਾ ਤੇ ਉਪਰਾਮਤਾ 
ਦਾ ਇਕ ਸੰਪੂਰਨ ਕਾਵਿ-ਬਿੰਥ ਉਸਰਦਾ ਹੈ ਜੌ ਤੀਬਰਤਾ-ਪੂਰਨ ਵੀ ਹੈ ਤੇ ਕੋਮਲ-ਭਾਵੀ 
ਵੀ । ਇਕ ਹੋਰ ਗੁਣ ਇਸ ਕਾਵਿ ਵਿਚਲੇ ਅਨੁਭਵ ਦੀ ਈਮਾਨਦਾਗੀ, ਜਜ਼ਬਿਆਂ ਦੀ 
ਅਮੀਰੀ ਤੇ ਪ੍ਰਗਟਾ-ਸੁਹਿਰਦਤਾ ਹੈ ਜਿਸ ਨੂੰ ਕੁਲਦੀਪ ਨੇ ਹਰ ਹੀਲੇ ਅਖੌਤੀ ਆਧੁਨਿਕ 
ਕਾਂਵਿ-ਸ਼ੈਲੀ ਤੋਂ ਬਚਾ ਕੇ ਰੱਖਿਆ ਹੈ। ਉਸ ਦੀ ਕਾਵਿ-ਸ਼ੈਲੀ ਦਾ ਆਧਾਰ ਅਮੂਰਤ ਫਿਕ= 
ਰੇਬਾਜ਼ੀ ਨਹੀ ਸਗੋਂ“ ਸਮੂਰਤ ਤੇ ਜੀਵੈਤ ਪ੍ਰਤੀਕ-ਵਿਧਾਨ ਹੈ । ਉਪਰੋਕਤ ਕਾਵਿ-ਬਿੰਥ ਦੇ 
ਵਖ ਵਖ ਪਹਿਲੂਆਂ ਨੂੰ ਇਉ” ਦੇਖਿਆ ਜਾ ਸਕਦਾ ਹੈ । 
ਇਸਦਾ ਪਹਿਲਾਂ ਪੱਖ ਵਿਅਕਤੀ ਦੇ ਆਪਣੇ ਆਪ ਵਿਚ ਅਤੇ ਸਮਾਜ ਨਾਲੋਂ ਅਤੇ 
ਸਮਾਜ ਦੇ ਵੱਖ ਵੱਖ ਇਕਾਈਆਂ ਵਿਚ ਟੁੱਟਣ ਦੀ ਪ੍ਰਕਿਰਿਆ ਦਾ ਹੈ : 
ਟੁਕੜਿਆਂ ਵਿਚ ਵੈਡ ਲਏ ਸਨ ਦਿਨ ਤੇ ਰਾਤ 
ਟੁਕੜਿਆਂ ਵਿਚ ਵੰਡ ਲਈ ਜੀਣੇ ਦੀ ਰੀਝ 
ਮੈਨੂੰ ਮੇਰਾ ਸਾਬਤਾ ਸੂਰਜ /ਦਓ । 


ਏਥੇ ਕੁਝ ਵੀ ਸਾਬਤ ਨਹੀ” 
ਸਿਰਜਣਾ 81 


ਏਥੇ ਸਭ ਕੁਝ ਟੁਟ ਚੁੱਕਾ ਹੈ 
ਏਥੇ ਕੋਈ ਕਰੀਨਾ ਨਹੀ” 
ਏਥੇ ਸਭ ਕੁਝ ਉਲਟ ਪੁਲਟ ਹੈ । 
ਇਹ ਨਿਆਂ-ਹੀਣ ਸਮਾਜ ਦੀਆਂ ਕੀਮਤਾਂ ਦੁਆਰਾ ਪੈਦਾ ਹੋਈ ਅਰਾਜਕਤਾ ਹੈ । 
ਜ਼ਿਦਗੀ ਦੇ ਪ੍ਰਵ'ਹ ਨਾਲੋਂ` ਟੁਟਣ 'ਤੇ ਪੈਦਾ ਹੋਈ ਨਿਰਾਸ਼ਾ ਦਾ ਜ਼ਿਕਰ ਇਉ” ਹੈ : 
ਇਹ ਕੇਹੀ ਧਰਤੀ ਹੈ ਜਿਥੇ ਮੈ ਤੁਰਦੀ ਹਾਂ 
ਪੈਰ ਜ਼ਮੀਨ ਤੇ ਅੱਗ ਅਸਮਾਨਾਂ ਉਤੇ ਚਲਦੀ 
ਰੋਜ਼ ਲੁਟ' ਦਿੰਦੀ ਹਾਂ ਮੈ" ਉਮੀਦ ਦਾ ਸੋਨਾ 
ਰੋਜ਼ ਹੀ ਪਰਤ ਆਵਾਂ ਮੈ” ਹੱਥਾਂ ਨੂੰ ਮਲਦੀ । 
ਵਿਅਕਤੀਗਤ ਨਿਰਾਸ਼ਾ ਬੇਸੇਧ ਭਟਕਣ ਨੂੰ ਜਨਮ ਦਿੰਦੀ ਹੈ ਜੋ ਹਾਦਸਿਆਂ ਦੇ ਡਰ ਦੇ 
ਬਾਵਜੂਦ ਵਿਅਕਤੀ ਦੀ ਮਜਬੂਰੀ ਬਣ ਜਾਂਦੀ ਹੈ : 
ਝਟਕਣ ਦੇ ਰਾਹ ਉਤੇ ਬੇਸ਼ਕ ਹਾਦਸਿਆਂ ਦਾ ਖਟਕਾ ਰਹਿੰਦਾ । 
ਹਾਦਸਿਆਂ ਤੋ" ਡਰ ਕੇ ਕੋਈ ਕਦੋ" ਘਰੀ' ਹੈ ਲੁਕ ਕੇ ਬਹਿੰਦਾ । 
ਹਾਦਸਿਆਂ ਤੋ ਡਰ ਕੇ ਕੋਈ ਘਰ ਅੰਦਰ ਜੇ ਬਹਿ ਵੀ ਜਾਵੇ, 
ਖਟ ਖਟ ਕਰ ਕੇ ਬੂਹੇ ਟੁਟਦੇ, ਘਰ ਦੀ ਕੰਧ =ਰੜੀ ਜਾਂਦੀ, 
ਟੁੱਟੋ ਤਿੜਕੇ ਘਰ 'ਚੋ ਉਠ ਕੇ ਫੇਰ ਸੜਕ ਤੇ ਤੁਰਨਾ ਪੈਦਾ, 
ਮੌੜ ਮੌੜ ਤੇ ਖੜ੍ਹੇ ਸਿਪਾਹੀ, ਚੌਕ ਚੌਕ ਤੇ ਲੱਗਾ ਪਹਿਰਾ-.. 
ਅੰਤਿਮ ਸਤਰ ਵਿਚੋ' ਸਾਡੇ 'ਸੁਤੌਤਰ' ਸਮਾਜ ਵਿਚ ਵਿਅਕਤੀ ਦੀ ਸੁਤੌਤਰਤਾ ਦਾ 
ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ । 
ਭਟਕਦੇ ਪੈਰਾਂ ਨੂੰ ਸਾਰਾ ਚੌਗਿਰਦਾ ਹੀ ਆਪਣੇ ਜਿਹ' ਜਾਪਦਾ ਹੈ : 
ਇਹ ਕੇਹਾ ਜੈਗਲ ਹੈ ਜਿੱਥੇ ਰੁੱਖ ਤੁਰਦੇ ਨੇ 
ਨੰਗੀ ਧੁੱਪ ਵਿਚ ਆਪਣੇ ਜੋਗੀ ਥਾਂ ਲਭਦੇ ਨੇ । 
ਸਮਾਜਕ ਖੜੋਤ ਦੇ ਟਾਕਰੇ ਤੇ ਭਟਕਦੇ ਮਨੁੱਖਾਂ ਦਾ ਚਿਤਰ : 
ਇਹ ਕੇਹੀ ਬਸਤੀ ਹੈ ਜਿਥੇ ਸੜਕਾਂ ਖੜ੍ਹੀਆਂ, 
ਰੁੱਖ ਦੌੜਦੇ ਜਿਵੇ' ਹਵਾਵਾਂ ਪਿੱਛੇ ਲੱਗੀਆਂ । 
ਇਹ ਸਾਰਾ ਕੁਝ ਮਨੁਖ ਦੀ ਜੀਣ ਦੀ ਭਾਵਨਾ ਨੂੰ ਉੱਕਾ ਹੀ ਤਹਿਸ ਨਹਿਸ ਨਹੀ” 
ਕਰ ਸਕਦਾ । ਮੌਤ ਉਪਰ ਜ਼ਿੰਦਗੀ ਦੀ ਚੜ੍ਹਤ ਨੂੰ ਕੁਲਦੀਪ ਨੇ ਵੀ ਮਹਿਸ੍ਹਸ ਕੀਤਾ ਹੈ ; 
ਫ਼ਿਰ ਵੀ ਕੁਝ ਤਾਂ ਰਹਿ ਜਾਂਦਾ ਹੈ 
ਜਦ ਸਭ ਕੁਝ ਮਰਦਾ ਹੈ, 
ਇਸ ਥੋੜੇ ਆਹਾਰ ਤੇ ਜੀਉੜਾ 
ਰੋਜ਼ ਗੁਜ਼ਰ ਕਰਦਾ ਹੈ । 
ਪਰ ਰੂਹ ਦੇ ਰੱਜ ਤੇ" ਬਿਨਾਂ ਗੱਲ ਨਹੀ ਬਣਦੀ । ਇਸੇ 'ਰੱਜ” ਦੀ ਪ੍ਰਾਪਤੀ ਦੀ 
ਭਾਲ ਉਸਨੂੰ ''ਆਪਣੇ ਮਨ ਦੀ ਕੈਦ" ਤੋ" ਬਾਹਰਲੇ ਯਥਾਰਥ ਪ੍ਰਤੀ ਚੇਤੈਨ ਕਰਦੀ ਤੇ 
82 ਸਿਰਜਣਾ 


ਜੀਵਨ ਪ੍ਰਵਾਹ ਨਾਲ ਮੁੜ ਜੋੜਦੀ ਹੈ ਜੋ ਸਾਰੀਆਂ ਵਿਅਕਤੀਗਤ ਖੁਸ਼ੀਆਂ ਦਾ ਅਮੁੱਕ 
ਸਤ ਹੈ । 
ਉਪਰਾਮਤਾ ਦੀ ਕੈਦ ਤੋ" ਛੁਟਕਾਰੇ ਲਈ ਛਟਪਟਾਹਟ ਤੇ ਚੇਤਨ ਯਤਨ ਵੀ ਮੌਜੂਦ ਹਨ 
ਤੇ ਉਸਨੂੰ ਇਹ ਪਤਾ ਹੈ ਕਿ ਇਸ ਉਪਰਾਮਤਾ ਦਾ ਹੱਲ ਵਿਅਕਤੀਗਤ ਨਹੀ" ਹੋ ਸਕਦਾ : 
ਜ਼ਿੰਦਗੀ ਡ੍ਰਾਇੰਗਰੂਮ ਦਾ ਫਰਨੀਚਰ ਨਹੀ” 
ਜਿਸ ਨੂੰ ਕਰੀਨੇ ਨਾਲ ਸਜਾ ਲਓਗੇ 
ਨਾ ਹੀ ਬੈਦ ਅਲਮਾਰੀ 
ਜਿਥ ਬਦਲਦੇ ਮੌਸਮਾਂ ਨੂੰ 
ਕਪੜਿਆਂ ਵਾਂਗ ਲੁਕਾ ਲਓਗੇ । 
ਘਟਨਾਵਾਂ ਦੇ ਡੈਕੋ ਰੇਸ਼ਨ ਪੀਸ ਤਾਂ ਸਜਾ ਲਓਗੇ, 
ਹਾਦਸਿਆਂ ਦੇ ਕੈਕਟਸ ਕਿੱਥੇ ਰੱਖੋਗੇ ? 
ਅੰਦਰਲੇ, ਖਿਲਾਅ ਨੂੰ ਬਾਹਰਲੀ ਚਮਕ ਦਮਕ ਨਾਲ ਢਕਣ ਵਾਲੇ ਮੱਧ ਸ਼ੋਣਿਕ 
ਜੀਵਨ-ਢੌਗ ਉਤੇ ਇਹ ਇਕ ਗਹਿਰੀ ਚੋਟ ਹੈ । 
ਅਜਨਬੀਪੁਣੇ ਦੀ ਕੈਦ ਦੇ ਖਿਲਾਫ ਲੜਾਈ ਤੋ” ਬਿਨਾਂ ਕੋਈ ਚਾਰਾ ਨਹੀ ਜਿਸ'ਲਈ 
ਉਹ ਵਚਨਬੱਧ ਹੋ ਕੇ ਸਾਂਝੇ ਸੈਘਰਸ਼ ਨਾਲ ਨਾਤਾ ਜੋੜਨਾ ਚਾਹੁੰਦੀ ਹੈ : 
ਬਿਨਾਂ ਪਰਾਂ ਤੋ" ਵੀ ਮੈ ਲੜਾਂਗੀ 
ਬਦ ਕਮਰੇ ਦੇ ਅੰਦਰ ਵੀ ਮੋ ਸਫਰ ਕਰਾਂਗੀ । 
ਐ ਹਵਾ ! ਮਨਜ਼ੂਰ ਮੈ" ਹੈ ਕਰ ਲਿਆ ਤੇਰਾ ਪੈਗ਼ਾਮ, 
ਤੂੰ ਚੁਰਾਹੇ ਤੀਕ ਪਹੁੰਚ' ਦੇ ਮੇਰੇ ਲੱਖਾਂ ਸਲਾਮ । 
ਉਸਨੂੰ ਜਿਸ ਚੁਰਾਹੇ 'ਤੇ ਲਿਆ ਕੇ ਰਾਹ ਭੁਲਾਇਐ ਗਿਆ ਸੀ, ਉਸਨੂੰ ਆਪਣੀ 
ਹੋਂਦ ਦੀ ਵਾਸਤਵਿਕ ਪਛਾਣ, ਨਵੇ` ਸਿਰੇ ਤੋੱ' ਯਾਤਰਾ ਦਾ ਆਰੰਭਣ ਲਈ, ਉਸੇ ਚੁਰਾਹੇ 'ਤੇ 
ਲਿਆ ਖੜ੍ਹਾ ਕਰਦੀ ਹੈ ਜਿਥੋ “'ਸ਼ਿੰਗਾਰੇ ਹੋਏ ਦਿਨ'' ਵਲ ਰਾਹ ਜਾਂਦਾ ਹੈ : 
ਰੋਈ ਜਾਣਗੇ ਨੀ ਭੁੱਖੇ ਮੇਰੇ ਸਾਹ ਜਦੋ" ਤੀਕ, 
ਮੈਂ ਤਾਂ ਡੰਡੀਆਂ ਤੇ ਬੈਠ ਬੈਠ ਗਾਈ ਜਾਊ” ਗੀੜ, 
ਇਕ ਟੁੱਕ ਲਈ ਸਾਹਾਂ ਨੂੰ ਵਿਕੀਣਾ ਨਾ ਪਵੇ 
ਮੈਨੂੰ ਓਸੇ ਹੀ ਸ਼ਿੰਗਾਰੇ ਹੋਏ ਦਿਨ ਦੀ ਉਡੀਕ । 
'ਬਸਤੀ ਤੇ ਸਹਿਰਾ' ਵਿਚਲੀ ਕਵਿਤਾ ਨੂੰ ਸਮੁੱਚੇ ਤੌਰ ਤੇ ਸਾਡੀ ਸਮਾਜਕ ਸਥਿਤ) 
ਦੇ ਸਿੱਟੇ ਵਜੋ' ਮੱਧ ਸ਼ੇਣਿਕ ਵਿਅਕਤੀਗਤ ਜੀਵਨ ਵਿਚ ਪੈਂਦਾ ਹੋ ਰਹੀ ਇਕੱਲਤਾ ਦੀ 
ਇਤਿਹਾਸਕ ਚਤਨਤ' ਅਡੋਂ ਉਮਤੋਂ` ਮੁਕਤੀ ਦੀ ਪ੍ਰਾਪਤੀ ਲਈ ਕੀਤੇ ਮਾਨਸਿਕ ਸੰਘਰਸ਼ ਦਾ 


ਕਲਾਤਮਕ ਪ੍ਰਗਟਾਵਾ ਕਿਹਾ ਜਾ ਸਕਦਾ ਹੈ । 
[ਹ ਰਿਭਜਨ ਹਲਵਾਰਵੀ] 


|. 
ਸਿਰਜਣਾ 83 


ਪਿਆਰੇ ਰਘਬੀਰ, 

ਸਿਰਜਣਾ ਦੇ ਜੁਲਾਈ-ਸਤੰਬਰ ?7 ਦੇ ਅੰਕ ਵਿਚ ਮਾਰਕਸਵਾਦ ਨੂੰ ਅੱਗੇ ਤੋਰਨ 
ਦੀ ਗੱਲ ਦਾ ਜਿਹੜਾ ਸੁਝਾਅ ਤੂੰ ਦਿੱਤਾ ਹੈ, ਉਹ ਬੜਾ ਵਧੀਆ ਹੈ । ਕੀ ਇਸ ਉਤੇ ਕੋਈ 
ਬਹਿਸ ਨਹੀ” ਤੋਰ ਸਕਦਾ ਕਿ ਸਾਹਿੱਤ ਤੇ ਸਭਿਆਚਾਰ ਦੇ ਮੁਹਾਜ਼ 'ਤੇ ਅੱਜੋਕੇ ਹਾਲਾਤ ਵਿਚ 
ਮਾਰਕਸਵਾਦ ਕੀ ਕਹਿੰਦਾ ਹੈ । ਟੀ. ਆਰ. ਵਿਨੋਦ [ਫਰੀਦਕੋਟ] 


ਜੁਲਾਈ-ਸਤੈਬਰ 77 ਅੰਕ ਵਿਚ ਪ੍ਰੀਤਮ ਸਿੰਘ ਦਾ ਲੇਖ ਅਮਜਦ ਭੱਟੀ ਬਾਰੇ ਬੜਾ 

ਚੰਗਾ ਲੱਗਾ । ਸਾਡੀ ਕੇ'ਦਰੀ ਪੰਜਾਬੀ ਲੇਖਕ ਸਭਾ ਨੇ ਆਪਣੇ ਸਮਾਗਮ (ਦਸਬੇਰ 76 ਵਿਚ) 

ਅਤੇ ਹੋਰ ਸਭਾਵਾਂ, ਜਿਵੇਂ' ਚੰਡੀਗੜ੍ਹ ਆਦਿ, ਨੇ ਉਸ ਨੂੰ ਇਤਨਾ ਵੱਡਾ ਵੀ. ਆਈ. ਪੀ. 

ਟਰੀਟਮੈ'ਟ ਦਿੱਤਾ ਜੋ ਲੋੜ ਤੋ ਵੱਧ ਸੀ । ਇਹਨਾਂ ਦੋ ਲੇਖਾਂ ਨਾਲ (ਦੂਜਾ ਦ੍ਰਿਸ਼ਟੀ ਵਾਲਾ) 
ਉਹ ਟਰੀਟਮੈ'ਟ ਕੁਝ ਨਿਊਟਰਲਾਈਜ਼ ਹੋਇਆ ਹੈ, ਜੋ ਚੈਗੀ ਗੱਲ ਹੈ । 

ਹਿੰਮਤ ਸਿੰਘ ਸੋਢੀ [ਅੰਬਾਲਾ] 


ਪਰਚਾ ਇਸ ਵੇਰ ਚੰਗਾ ਹੈ । ਢੰਡ ਤੇ ਅਤਰਜੀਤ ਦੀਆਂ ਕਹਾਣੀਆਂ ਵਧੀਆ ਹਨ । 
ਕੇਵਲ ਸੂਦ ਇਸ ਵੇਰ ਬਹੁਤਾ ਵਧੀਆ ਨਹੀ ਨਿਤਰਿਆ । ਇਸ ਵੇਰ ਤੂੰ ਉਭਰਦੇ ਕਵੀਆਂ 
ਨੂੰ ਥਾਂ ਦੇ ਕੇ ਵੀ ਚੰਗਾ ਕੀਤਾ ਹੈ । ਚਿੱਠੀਆਂ ਵਿਚੋ ਦਲੀਪ ਸਿੰਘ ਦੀ ਗੱਲ ਮੇਰੇ ਪੱਲੋਂ 
ਨਹੀ” ਪਏ) ਕਿ ਉਹ ਕੀ ਕਹਿਣਾ ਚਾਹੁੰਦਾ ਹੈ। __ ਸੁਰਜੀਤ ਗਿੱਲ [ਘੋਲੀਆ ਕਲਾਂ] 


ਸਿਰਜਣਾ ਐਤਕੀ' ਪੜ੍ਹ ਕੇ ਕੋਈ ਖ਼ਾਸ ਖੁਸ਼ੀ ਨਹੀ ਹੋਈ । ਸੁਰਜੀਤ ਗਿੱਲ ਦਾ ਲੇਖ 
ਤਾਂ ਨਿਰਾ ਉਜੱਡਪੁਣਾ ਹੈ । ਕਿਸ਼ਨ ਸਿੰਘ ਤੋਂ" ਖ਼ਤਰੇ ਦਾ ਬਿਗਲ ਵਜਾ ਰਿਹਾ ਹੈ, ਜਿਵੇ” 
ਕਿਸ਼ਨ ਸਿੰਘ ਨੇ ਕੋਈ ਏਹੋ ਜਿਹੀ ਮਹਾਨ ਕਿਰਤ ਰਚ ਦਿੱਤੀ ਹੋਵੇ ਜੋ ਕਿ ਮਾਰਕਸਵਾਦ ਤੋ” 
ਅਗਾਂਹ ਲੰਘ ਗਈ ਹੈ । ਇਹ ਨਾਹਰਾ ਸਿੱਖੀ ਨੂੰ ਖਤਰਾ ਨਾਹਰੇ ਵਾਂਗ ਹੈ ਜਾਂ ਇਹੋ ਜਿਹੀ 


ਖਾਨਸਿਕਤਾ ਵਿਚੋ' ਹੀ ਉਠ ਸਕਦਾ ਹੈ । ਭਗਵਾਨ ਸਿੰਘ [ਨਵੀ' ਦਿੱਲੀ ] 


ਸਿਰਜਣਾ ਜੁਲਾਈ-ਸਤੇਤਰ 1977 ਅੰਕ ਵਿਚ ਕਤਲ ਕਹਾਣੀ ਪੜ੍ਹੀ ਹੈ ਜਿਸ 

ਵਿਚ ਸਮਾਜ ਨੂੰ ਦੇਣ ਕੋਈ ਨਹੀ । ਲਿਖਾਰੀ ਨੇ ਬੌਧਿਕ ਪ੍ਰਤਿਭਾ ਤੋਂ ਲਾਚਾਰੀ ਦਿਖਾਈ 
ਹੈ। ਅਸਲ ਮਲਵਈ ਭਾਸ਼ਾ ਵਿਚ ਕਹਾਣੀ ਵਿਚੋ ਕਢਣ ਪਾਉਣ ਨੂੰ ਕੁਝ ਵੀ ਨਹੀੰ” ਹੈ । 
ਕਹਾਣੀ ਦੇ ਨਾਉ” 'ਕਤਲ' ਅਤੇ ਅੰਤ'ਵਿਚ '...ਚੁਪ ਕਰੋ, ਚੁਪ ਕਰੋ ! ਬੱਸ ਸ਼ਹੀਦਾਂ ਨੂੰ 
ਯਾਦ ਕਰੋ' ਸ਼ਬਦਾਂ ਨਾਲ ਕਹਾਣੀ ਵਿਗਿਆਨਕ ਨਹ 1" ਬਣ ਜਾਂਦੀ । ਥਾਣੇਦਾਰ ਦਾ 
ਵਰਤਾਉ ਜੁਗਾਂ ਤੋਂ ਦਸਿਆ ਜਾਂਦਾ ਦਹੁਰਾਇਆ ਹੈ । ਬਾਕੀ ਪੁਲਸੀਏ ਵੀ ਮੁਢ ਕਦੀਮਾਂ 
ਵਰਗੇ । ਜੇਕਰ ਭੈੜਾ ਆਦਮੀ ਐਕਸੀਡੈ'ਟ ਨਾਲ ਮਰ ਜਾਂਦਾ ਹੈ ਤਾਂ ਡਰਾਈਵਰ ਕਸੂਰਵਾਰ 
ਕੈ. ਸਿਰਜਣਾ 


ਨਹੀ ਬਣਦਾ । ਇਥੇ ਲਿਖਾਰੀ ਵਿਗਿਆਨਕ ਇਨਸਾਫ ਤੋਂ ਭੱਜਿਆ ਹੈ ਜਾਂ ਨਿਰਪੱਖ 
ਨਹੀ” ਹੈ । 

ਜੇਕਰ ਬੱਸ ਵਿਚ ਬੈਠੀ ਜ਼ਨਾਨੀ ਸੱਚ ਬੋਲਣ ਦਾ ਦਾਅਵਾ ਕਰਦੀ ਹੈ ਤਾੰ ਪੁਲਸੀਆਂ 
ਦੇ ਬੱਸ ਵਿਚ ਆ ਕੇ ਪੜਤਾਲ ਕਰਨ 'ਤੇ ਉਹ ਚੁੱਪ ਰਹਿੰਦੀ ਹੈ । ਇਸ ਤੋਂ“ ਸਾਬਤ ਹੁੰਦਾ 
ਹੈ ਕਿ ਲੇਖਕ ਕਲਪਨਾ ਵਿਚ ਵੀ,ਔਖ ਦਾ ਸਾਹਮਣਾ ਨਹੀ" ਕਰ ਸਕਦਾ । ਭਾਵੇ ਜ਼ਨਾਨੀ 
ਸ਼ਹੀਦਾਂ ਦੇ ਦਰਸ਼ਨਾਂ ਨੂੰ ਚੱਲ) ਹੈ, ਅਜਿਹੇ ਸਮੇ' ਝੂਠ ਬੋਲਣਾ ਬਹੁਤ ਬੁਰਾ ਸਮਝਦੀ ਹੈ, 
ਪਰ ਲੇਖਕ ਬੱਸ ਵਿਚ ਉਸਨੂੰ ਚੁੱਪ ਕਰਵਾ ਜਾਂਦਾ ਹੈ । 

ਆਦਮੀ ਭਾਵੇ” ਕਿੰਨਾ ਭੈੜਾ ਹੋਵੇ ਮਰ ਜਾਣ ਤੇ ਆਮ ਜਨਤਾ ਸਮੂਹ ਰੂਪ ਵਿਚ 
ਇਕੱਠੀ ਹੋਈ ਹਮਦਰਦੀ ਜ਼ਰੂਰ ਪ੍ਰਗਟਾਉ”ਦੀ ਹੈ ਪਰ ਲੇਖਕ ਯਥਾਰਥਵਾਦ ਨੂੰ ਛੱਡ ਕੇ 
ਲੋਕਾਂ ਦੇ ਮਨ ਵਿਚ ਠਾਣੇਦਾਰੀ ਦਾ ਡਰ ਕਾਇਮ ਰੱਖੀ ਬੈਠਾ ਹੈ ਜੌ ਕਿ ਅਜਿਹੇ ਸਮੇ 
ਨਹੀ" ਹੁੰਦਾ । 

ਕਹਾਣੀ 'ਕਲਾ ਕਲਾ ਲਈ' ਦੀ ਜੱਦ ਵਿਚ ਆਉਦੀ ਹੈ । ਕਲਾ ਜੀਹਦਾ ਸਮਾਜ 
ਨਾਲ ਕੋਈ ਸੰਬੰਧ ਨਹੀਂ, ਬੇਅਰਥ ਹੈ । ਗੁਰਚਰਨ ਸਿੰਘ ਮਾਨ [ਰੂਪ ਨਗਰ] 


ਜੁਲਾਈ-ਸਤੰਬਰ ਅੰਕ ਮਿਲਦਿਆਂ ਹੀ ਸ. ਪ੍ਰੀਤਮ ਸਿੰਘ ਦਾ ਲੋਖ 'ਕਬੂਤਰਾਂ ਦੀ 
ਪਰਵਾਜ਼ ਪੜ੍ਹਿਆ । ਦਾਦ ਇਸ ਗੱਲ ਦੀ ਦਿੰਦਾ ਹਾਂ ਕਿ ਉਸ ਦਿਨ ਅਮਜਦ ਭੱਟੀ ਨਾਲ 
ਜੱਫੀ ਪਾਣ ਦੀ ਰਸਮ ਮੈ ਵੀ ਅਦਾ ਕੀਤੀ ਸੀ ਅਤੇ ਪ੍ਰੀਤਮ ਸਿੰਘ ਹੋਰਾਂ ਨੂੰ ਨਜ਼ਰਾਂ ਚੁਰਾਂਦੇ 
ਹੋਏ ਵੀ ਦੇਖਿਆ ਸੀ । ਪਰ ਉਹਨਾਂ ਦੀ ਬਰੀਕਬੀਨ ਨਜ਼ਰ ਨੇ ਕੀ ਕੁਝ ਨਹੀਂ ਦੇਖਿਆ ਅਤੇ 
ਉਹਨਾਂ ਦੇ ਜ਼ਿਹਨ ਢੇ ਵਰਕ ਉਤੇ ਕੀ ਕੁਝ ਅੰਕਿਤ ਨਹੀ ਹੋਇਆ । ਬਹੁਤ ਦਿਲਚਸਪ ਹੈ 
ਉਹਨਾਂ ਦਾ ਅੰਦਾਜ਼ੇ ਬਿਆਨ । ਉਹਨਾਂ ਦੀ ਲੇਖਨੀ ਨੇ ਬਲਵੈਤ ਗਾਰਗੀ ਤੋ ਅਮਜਦ ਭੱਟੀ 
ਤਕ ਜਿਹੜਾ ਸਫ਼ਰ ਤੈਅ ਕੀਤਾ ਹੈ, ਉਸ ਵਿਚ ਇਕ ਇਰਤਕਾ ਵੀ ਹੋਇਆ ਹੈ । ਉਹ ਇਹ 
ਇ ਉਹ ਸਿੱਧੀ ਤਨਜ਼ ਤੋਂ' ਗੁੱਝੀ ਚੋਭ ਤਕ ਆ ਗਏ ਹਨ । 

ਜਸਵੈਤ ਸਿੰਘ ਵਿਰਦੀ ਦੀ ਕਹਾਣੀ ਬਹੁਤ ਖੂਬ ਹੈ । ਇਹ ਗੱਲ ਸਵੀਕਾਰ ਕਰ 
ਹੀ ਲੈਣੀ ਚਾਹੀਦੀ ਹੈ ਕਿ ਪੰਜਾਬੀ ਦੀ ਅਧੁਨਿਕ ਕਹਾਣੀ ਵਿਚ ਵਿਰਦੀ ਨੇ ਬੜਾ ਸ਼ਲਾਘਾ 
ਯੋਗ ਵਾਧਾ ਕੀਤਾ ਹੈ । 

ਤੁਹਾਡੀ ਸੰਪਾਦਕੀ ਵਿਹਲੇ ਵੇਲੇ ਪੜ੍ਹਾਂਗਾਂ, ਤੁਸੀਂ ਗੁੜ੍ਹ ਗਿਆਨ ਦੀਆਂ ਗੱਲਾਂ ਜੋ 
ਲਿਖਦੇ ਹੋ । ਨਰਿੰਜਨ ਤਸਨੀਮ [ਕਪੂਰਥਲਾ] 


ਤੁਹਾਡਾ ਸੈਪਾਦਕੀ ਹਰ ਵਾਰ ਬਹੁਤ ਹੀ ਨਿਰਾਲਾ ਤੇ ਭਾਵਸ਼ੀਲ ਹੁੰਦਾ ਹੋਇਆ 
ਸਚਾਈ ਦੇ ਮੂੰਹ ਤੋ ਪਰਦਾ ਲਾਹੁੰਦਾ ਅਤੇ ਨਵੇਂ' ਲੇਖਕਾਂ ਲਈ ਸੇਧ ਦਾਇਕ ਹੁੰਦਾ ਹੈ । 
ਢੌਡ ਦੀ ਛਣਕਾਚ ਅਤੇ ਸੂਦ ਦੀ ਲੋਕ ਕਥਾ ਇਕੋ ਵਿਸ਼ੇ ਦੀਆਂ ਦੌ ਚੋਭਾਂ ਹਨ । ਜਥੇ 
ਸੂਦ ਫੁਲਮਤੀ ਦੀਆਂ ਆਹਾਂ ਨਾਲ ਭੁਚਾਲ ਲਿਆਉ'ਦਾ ਹੈ, ਸੈਂਸਰ ਠਰ ਕੇ ਗਰੀਬ 
ਦੀ ਧੀ ਜੋਤੂ ਬਣੀ ਦੀ ਚੀਸ ਬਣਦਾ ਹੈ ਅਤੇ ਸਰਕਾਰੀ ਸ੍ਰਾਨ ਤੇ ਵਿਅੰਗ ਕਸਦਾ 
ਸਿਰਜਣਾ 85 


01 


ਹੈ। ਉਥੇ ਰਘਬੀਰ ਡਾਂਗ ਬਹਾਦਰ ਨੂੰ ਲੈਨਿਨ ਪਰਾਈਜ਼ ਦਵਾ ਕੇ ਜ਼ੈਲਦਾਰ ਨੂੰ 
ਦੁੱਧ ਦੀਆਂ ਨਦੀਆਂ ਵਿਚ _ਨਹਾਉ'ਦਾ ਹੋਇਆ 'ਸਵਰਨ' ਦੀ ਬੰਸੀ ਦੀ ਸੁਰ 
ਨਾਲ ਜਾਦੂ ਧੂੜ ਕੇ ਆਲੂਆਂ ਤੋ ਸਿਉਨਾ ਬਣਾਉਂਦਾ ਹੈ । ਇਹ ਸਾਰਾ ਕੁਝ ਇਉ” 
ਹੈ ਜਿਵੇ' ਸ਼ਹਿਦ ਦੀ ਮੱਖੀ 'ਚ ਦੋਵੇ' ਗੁਣ ਹ੍ਰੌੰਦੇ ਹਨ ਸ਼ਹਿਦ ਵੀ ਤੇ ਡੇਗ 
ਵੀ। ਕੇਸਰ ਸਿੰਘ ਨੇ 'ਲਹੂ ਦੀ ਲੋਅ ਦੇ ਆਖਰੀ ਫਿਕਰੇ ਤੋਂ ਆਪਣੇ ਵਿਚਾਰ 
ਸ਼ੁਰੂ ਕਰਕੇ ਨਾਵਲ ਦੇ ਸਾਰੇ ਸੈਦਰਭ ਨੂੰ ਵਿਚਾਰਿਆ ਹੈ ਅਤੇ _ਤਰੂਟੀਆਂ ਨੂੰ ਖੰਡ 
'ਚ ਲਪੇਟਕੇ ਸੋਹਣੇ ਤਰੀਕੇ ਨਾਲ ਪੜਚੋਲਿਆ ਹੈ । ਅਤਰਜੀਤ ਦੀ ਕਹਾਣੀ ਗੁਆਂਢੀ ਦੀ 
ਕਹਾਣੀ ਤੋ ਤੁਰਕੇ ਡਿਗ ਰਹੀ ਕਿਸਾਨੀ ਦੀ ਘਰ ਘਰ ਦੀ ਕਹਾਣੀ ਜਾਪਦੀ ਹੈ । ਪਰ 
ਅਖੀਰ ਤਕ ਉਸੇ ਰੇਤ ਦੇ ਮਹਿਲ ਨੂੰ ਉਡੀਕਦਾ ਠੀਕ ਨਹੀ” ਲਗਦਾ । ਚੰਗਾ ਹੁੰਦਾ ਜੇ 
ਪਰਿਸਥਿਤੀਆਂ ਨਾਲ ਟਕਰਾ ਕੇ ਚੰਗਿਆੜੇ ਛੱਡਦਾ । 

ਵਿਰਦੀ ਜੀ 'ਕਤਲ' ਵਿਚ ਇਕ ਇਸਤਰੀ ਨੂੰ ਜੁਰਅਤ ਤਾਂ ਬਖਸ਼ਦੇ ਹਨ ਪਰ 
ਉਸਨੂੰ ਬੁਰਕਾ ਫੇਰ ਪਵਾ ਦਿੰਦੇ ਹਨ । ਪਰ ਯਤਨ ਸਫ਼ਲ ਹੈ । ਕਿਸ਼ਨ ਸਿੰਘ ਸੇਧ ਦੇ 
ਜੁਲਾਈ ਅੰਕ ਵਿਚ 'ਪੰਜਾਬ ਵਿਚ ਮਾਰਕਸ ਦਾ ਬ੍ਰਟਾ ਕਿਉ" ਨਹੀ' ਤੁਰਿਆ' ਵਿਚ ਜਿੱਥੇ 
ਸਿਰਫ ਲੀਡਰਾਂ ਬਾਰੇ ਗੱਲਾਂ ਧੁੰਦ ਵਿਚ ਕਰਦਾ ਹੈ ਉਥੇ ਗਿੱਲ ਸਾਹਿਬ ਉਹਨਾਂ ਦਾ ਕਾਰਨ 
ਬੜੇ ਸੁਲਝਾਊ ਢੰਗ ਨਾਲ ਸਪਸ਼ਟ ਕਰਦੇ ਹਨ ਅਤੇ ਦਸਦੇ ਹਨ ਕਿ ਇਹ ਲੀਡਰ ਮਧ 
ਸ਼ਰੇਣੀ ਦੇ ਹੋਣ ਕਰਕੇ ਆਪਣੇ ਜਮਾਤੀ ਲੱਛਣ ਤਿਆਗ ਨਹੀ” ਸਕੇ । ਏਸੇ ਕਰਕੇ 
ਪਾਰਟੀਆਂ ਸੱਜੇ ਖੱਬੇ ਰਾਹ ਪਈਆਂ. ਨਿਰਣਾ ਬਹੁਤ ਵਧੀਆ ਹੈ । ਕਬੂਤਰਾਂ ਦੀ ਪਰਵਾਜ਼ 
ਵਿਚ ਕਬੂਤਰ ਕੱਟ ਹੀ ਨਹੀ” ਹੋਇਆ ਠਿੱਠ ਵੀ ਹੋਇਆ ਹੈ । ਕਵਿਤਾਵਾਂ ਦਾ ਭਾਗ 
ਤਕਰੀਬਨ ਸਾਰਾ ਚੰਗਾ ਹੈ । ਭਾਵੇ“ ਕਿਸੇ ਨੇ ਗ਼ਜ਼ਲ ਗਾਈ ਐ, ਭਾਵੇ' ਬਗੇਰ ਬਾਹਾਂ ਤੋ” 
ਕਮੀਜ਼ ਪਾਈਐ, ਭਾਵੇ` ਮਹਿੰਦੀ ਵਾਲੀ ਰੁੱਤੇ ਗੁਰਬਤ ਹੈਢਾਈਐ, ਅਤੇ ਭਾਵੇ' ਅੱਜ ਦੇ 
'ਇੰਦਰ ਨੂੰ ਅਹਿਲਿਆ ਆਪ ਪਰਨਾਈਐ, ਭਾਵੇ' ਕਿਸੇ ਖਤਰੇ ਨੂੰ ਸਮਝਕੇ ਲਾਲ ਬੱਤੀ 
ਜਗਾਈਐ' ਸਭ ਖੂਬ ਹੈ । ਫੁਲੋਲ ਸਿੰਘ [ਬਾਂਦੇਵਾਲ] 


ਮੁਦਕ, ਪ੍ਰਕਾਸ਼ਕ ਤੇ ਮਾਲਕ ਸ੍ਰੀ ਸੁਰਿੰਦਰਮੋਹਨ ਸਿੰਘ ਨੇ ਰੋਗਸ਼ਾਲਾ ਪ੍ਰਿੰਟਰਜ਼, 
2017, ਸੈਕਟਰ 15-ਸੀ, ਚੌਡੀਗੜ੍ਹ ਤੋਂ ਛਪਵਾ ਕੇ 225-ਬੀ, ਮਖ਼ਦੂਮਪੂਰਾ, 
ਜਲੰਧਰ ਤੋਂ ਪ੍ਕਾਸ਼ਿਤ ਕੀਤਾ । ਪ੍ਰਕਾਸ਼ਨ ਮਿਤੀ : 25,11.77 


ਨਿਊ ਏਜ ਬੁਕ ਸੈਂਟਰ, ਅੰਮ੍ਰਿਤਸਰ 
ਦੀਆਂ ਛਪੀਆਂ ਪੁਸਤਕਾਂ ਸੁਹਜ ਸਵਾਦ ਤੇ ਗਿਆਨ 
ਦੀਆਂ ਪੂਰਕ ਹਨ 


ਕਝ ਜ਼ੌਣਵੀਆਂ ਅਨੁਵਾਦਿਤ ਪੁਸਤਕਾਂ 


ਰੁ ਪੈਸੇ 
ਜੀਵਨੀ ਕਾਰਲ ਮਾਰਕਸ 35.00 
ਇਤਿਹਾਸਕ ਭੌਤਿਕਵਾਦ --ਸਮਾਜ ਦੇ ਮਾਰਕਸਵਾਦੀ ਸਿਧਾਂਤ ਦੀ ਰੂਪ ਰੇਖਾ __16.00 
ਸੋਵੀਅਤ ਮਨੁੱਖ ਵਰ ਰੈ 16.00 
ਪੂੰਜੀਵਾਦ ਦੀ ਰਾਜਸੀ ਅਰਥ ਵਿਵਸਥਾ ਸੱ ਮਹਾ 16.00 
ਫ਼ਰੇਡਰਿਕ ਏ'ਗਲਜ਼--ਇਕ ਜੀਵਨੀ ਨ 4 25,00 
ਲੈਨਿਨ ਤੇ ਗੌਰਕੀ--ਖ਼ਤ, ਯਾਦਾਂ, ਲੇਖ ਆ ਰੱ 15.00 
ਸੋਵੀਅਤ ਸਕੂਲੀ-ਸਿਖਿਆ ਦੀਆਂ ਸਮਸਿਆਵਾਂ ੭0੪ ਪਲ 12.00 
ਸੋਵੀਅਤ ਸਮਾਜ ਦਾ ਸੈਖੋਪ ਇਤਿਹਾਸ ਨ “੨ 25.00 
ਸਮਾਜਵਾਦ ਅਤੇ ਸਰਮਾਏਦਾਰੀ ਨ ੧2. 15.00 
ਲੈਨਿਨ ਇਨਾਮ ਜੇਤੂ ਸੋਵੀਅਤ ਕਲਾਕਾਰ ੧ ਨ 20.00 
ਆਜ਼ਾਦੀ ਦੇ ਪਰਵਾਨੇ ਨ 9 35.00 
ਮਨੁੱਖੀ ਨਸਲਾਂ ਦੀ ਕਹਾਣੀ (ਮਾਨਵ ਵਿਗਿਆਨ) ਚ ਡੰ9 6.50 
ਕਲਾ ਤੇ ਸਮਾਜ (ਕਲਾ ਬਾਰੇ ਲੇਖ) ਨ ਲਾ 8.00 
ਪੰਜਾਬੀ ਸਾਹਿਤ (ਆਲੋਚਨਾ) _ ਸਰ ਪਰ” 5.00 
ਕਲਾਕਾਰ ਦੀ ਸੁਤੌਤਰਤ' ਲਾ ੫੭ 8.00 
ਧਰਤੀ ਅਤੇ ਆਕਾਸ਼ (ਪੁਲਾੜ ਬਾਰੇ ਜਾਣਕਾਰੀ) ਮਾ ਨਾ 12.00 
ਮਾਰਕਸਣਾਦੀ ਦਰਸ਼ਨ (ਰਾਜਨੀਤੀ-ਅਰਥ ਵਿਗਿਆਨ) _... ਲੇ 15.00 
ਸੋਵੀਅਤ ਯੂਨੀਅਨ ਬਾਰੇ (ਜਾਣਕਾਰੀ) ੪ ਸੱ 8.00 


ਪੁਸਤਕ ਪ੍ਰਾਪਤੀ ਸਥਾਨ 
ਨਿਉਂ ਏਜ਼ ਬੁਕ ਸ਼ੈੱਟਰ 
22, ਮਹਾਂ ਸਿੰਘ ਗੇਟ, ਮਾਰਕੀਟ, ਅੰਮ੍ਰਿਤਸਰ, ਫੋਨ : 25430 


ਜਿਰਜਣਾ 87 


ਸਮੋ ਦੇ ਨਾਲ ਚਲਦਿਆਂ 
੧ ੧ 
ਪਜਾਬ ਸਾਰਕਰਡ 
ਅੱਗੇ ਵਧ ਰਿਹਾ ਹੈ 


ਸਾਲ ਦੌਰਾਨ ਕੀਤਾ ਬਿਜ਼ਿਨਸ 400 ਕਰੋੜ ਰੁਪਏ 


ਪੰਜਾਬ ਮਾਰਕਫੇਡ ਕਿਸਾਨ ਦਾ ਇਕ ਦੌਸਤ : 
10 ਲਖ ਟਨ ਕਣਕ ਦੀ ਵਸੂਲੀ ਤੇ ਵਿਕਰੀ, 10 ਲਖ ਟਨ ਖਾਂਦ ਦੀ ਖਰੀਦ ਤੇ 
ਵਿਕਰੀ, ਕਪਾਹ ਅਤੇ ਧਾਨ ਦੀ ਵਸੂਲ), ਕੀੜੇ ਮਾਰ ਦਵਾਈਆਂ ਦੀ ਵੰਡ । 


ਖੇਤੀ-ਬਾੜੀ ਸੇਵਾਵਾਂ : 

ਫਸਲਾਂ ਤੇ ਹਵਾਈ ਸਪਰੇ, ਧੂਰੀ, ਅਨੰਦਪੁਰ ਸਾਹਿਬ ਤੇ ਲੁਧਿਆਣਾ ਵਿਖੇ ਦਾਣੇਦਾਰ 
ਖਾਦ ਦੇ ਤਿੰਨ ਪਲਾਂਟ, ਇਸ ਦੀ 110 ਹਾਰਵੈਸਟਿੰਗ ਕੈਬਾਈਨਾਂ ਦੀ ਫਲੀ/ਟ ਨਾਲ ਕਣਕ 
ਤੇ ਧਾਨ ਦੀਆਂ ਫਸਲਾਂ ਦੀ ਕਟਾਈ, ਟਰੈਕਟਰਾਂ ਦੀ ਵਰਤੋਂ', ਪਾਣੀ ਤੇ ਜ਼ਮੀਨ ਦੀ ਮੁਫ਼ਤ 
ਫੈਸਟਿੰਗ, ਸਿੰਚਾਈ ਵਾਸਤੇ ਮਾਰਕਫੈਡ ਹਿਊਮ ਪਾਈਪ ਅਤੇ ਵੇਅਰ ਹਾਊਸਿੰਗ । 


ਸਨਅਤੀ ਸਰਗਰਮੀਆਂ : 


ਮਾਰਕਫੇਡ ਆਇਲ ਕੌਪਲੈਕਸ ਜਿਸ ਦੇ ਤਿੰਨ ਆਇਲ ਯੂਨਿਟ ਹਨ, ਖੰਨਾ ਵਿਖੇ 
ਮਾਰਕਫੈਡ ਬਨਾਸਪਤੀ ਪਲਾਂਟ, ਮਾਰਕਫੋਡ ਰੀਫਾਈ'ਡ ਆਇਲ ਇੰਡਸਟਰੀਜ਼, ਕਪੂਰਥਲਾ, 
ਖਾਰਕਫੈਡ ਕਾਟਨ ਸੀਡ ਪਲਾਂਟ, ਗਿੱਦੜਬਾਹਾ, ਜਿਸ ਦੀ ਕੁੱਲ ਸਮਰੱਥਾ 160 ਟਨ ਪ੍ਰਤਿ- 
ਦਿਨ ਹੈ । ਰਾਜਪੁਰਾ ਅਤੇ ਪਟਿਆਲਾ ਵਿਖੇ ਮਾਡਰਨ ਰਾਈਸ ਮਿਲਜ਼, ਜਲੰਧਰ ਵਿਖੇ 
ਕੈਨਰੀਜ਼ ਅਤੇ ਕੋਟਕਪੂਰਾ ਵਿਖੇ ਉਸਰ ਰਹੀ 5 ਕਰੋੜ ਰੁਪੈ ਦੀ ਕਾਟਨ ਸਪਿੰਨਿੰਗ ਮਿੱਲ, 
ਮਾਰਕਫੈਡ ਦੀ ਸਨਅਤੀ ਪ੍ਰਗਤੀ ਦੀਆਂ ਪ੍ਰਤੀਕ ਹਨ । 


ਦੀ ਪੰਜਾਬ ਸਟੇਟ ਕੋਆਪ੍ਰੇਟਿਵ ਸਪਲਾਈ ਐੱਡ 
ਮਾਰਕੀਟਿੰਗ ਫੈਡਰੇਸ਼ਨ ਲਿਮਿਟਿਡ, ਸੈਕਟਰ-17 ਸੀ, ਚੋਡੀਗੜ੍ਹ 


$$ ਸਿਰਜਣਾ 


ਸੋਵੀਅਤ ੫ਰਚਿਆਂ ਦੇ ਗਾਹਕ ਬਣ 


ਸੋਵੀਅਤ ਯੂਨੀਅਨ (ਸੁਚਿੱਤਰ ਮਾਸਕ) 
ਇਕ ਸਾਲ : 10/-, ਤਿੰਨ ਸਾਲ 20/- 


ਮਾਸਕੋ ਨਿਊਜ਼ (ਖ਼ਬਰਾਂ ਵਾਲਾ ਸਪਤਾਹਕ) 


ਇਕ ਸਾਲ : 8/-, ਤਿੰਨ ਸਾਲ : 16/- 
ਸੋਵੀਅਤ ਲਿਟਰੇਚਰ (ਸਾਹਿਤਕ ਮਾਸਕ) 
ਇਕ ਸਾਲ : 12/-, ਤਿੰਨ ਸਾਲ : 24/- 
ਸੋਵੀਅਤ ਵੋਮੈਨ (ਸਚਿੱਤਰ ਮਾਸਕ) 
ਇਕ ਸਾਲ : 8/-, ਤਿੰਨ ਸਾਲ : 16/- 
ਨਿਊ ਟਾਈਮਜ਼ (ਰਾਜਨੀਤਕ ਸਪਤਾਹਕ) 
ਇਕ ਸਾਲ : 10/-, ਤਿੰਨ ਸਾਲ : 20/= 
ਸੋਵੀਅਤ ਫ਼ਿਲਮ (ਫਿਲਮੀ ਮਾਸਕ) 

ਇਕ ਸਾਲ : 15/-, ਤਿੰਨ ਸਾਲ : 30/- 
ਸਪੂਤਨਿਕ (ਮਾਸਕ ਡਾਈਜੈਸਟ) 

ਇਕ ਸਾਲ : 30/-, ਤਿੰਨ ਸਾਲ : 60/= 
ਸਪੋਰਟਸ ਇਨ ਦਾ ਯੂ.ਐਸ.ਐਸ.ਆਰ. 
(ਖੇਡਾਂ ਬਾਰੇ ਮਾਸਕ) 

ਇਕ ਸਾਲ : 5/-, ਤਿੰਨ ਸਾਲ : 60/- 
ਫਾਰਨ ਟਰੇਡ (ਵਪਾਰ ਬਾਰੇ ਮਾਸਕ) 


ਇਕ ਸਾਲ : $0/-, ਤਿੰਨ ਸਾਲ : 225/- 


ਸੋਵੀਅਤ ਮਿਲਟਰੀ ਰੀਵੀਊ 
(ਸੁਚਿਤਰ ਮਾਸਕ) 

ਇਕ ਸਾਲ : 15/-, ਤਿੰਨ ਸਾਲ : 30/= 
ਕੋਸ਼ਲ ਸਾਇੰਸਜ਼ (ਤਿਮਾਹੀ ਪਰਚਾ) 

।ਟਕ ਸਾਲ : 36/-, ਤਿੰਨ ਸਾਲ : 72/- 


ਕਲਚਰ ਐੱਡ ਲਾਈਫ਼ 
(ਸਭਿਆਚਾਰਕ ਮਾਸਕ) 

ਇਕ ਸਾਲ ? 10/-, ਤਿੰਨ ਸਾਲ 22/= 
ਯੂਕਰੇਨ (ਸਚਿਤਰ ਤਿਮਾਹੀ) 

ਇਕ ਸਾਲ : 5/-, ਤਿੰਨ ਸਾਲ : 10/- 
ਨਿਊਜ਼ ਫਰਾਮ ਯੂਕਰੇਨ 

(ਸੁਚਿਤਰ ਸਪਤਾਹਿਕ) 

ਇਕ ਸਾਲ : 6/-, ਤਿੰਨ ਸਾਲ : 12/- 
ਏਸ਼ੀਆ ਐਡ ਅਫਰੀਕਾ ਟੂਡੇ 
(ਸਚਿਤਰ ਮਹੀਨੇ ਵਿਚ ਦੋ ਵਾਰ) 

ਇਕ ਸਾਲ : 15/-, ਤਿੰਨ ਸਾਲ : 30/=- 
ਟਰੈਵਲ ਟੂ ਦਾ ਯੂ.ਐਸ.ਐਸ.ਆਰ. 
(ਸੈਲਾਨੀਆਂ ਲਈ ਮਹੀਨੇ ਵਿਚ ਦੋ ਵਾਰ) 
ਇਕ ਸਾਲ : 20/-, ਤਿੰਨ ਸਾਲ : 40/- 
ਫਾਰ ਈਸਟਰਨ ਅਫੇਅਰਜ਼ 

(ਤਿਮਾਹੀ ਰਸਾਲਾ) 

ਇਕ ਸਾਲ : 15/-, ਤਿੰਨ ਸਾਲ : 30[- 
ਸੋਸ਼ਲਿਜ਼ਮ : ਥਿਊਰੀ ਐੱਡ ਪ੍ਰੈਕਟਿਸ਼ 
(ਮਾਸਕ ਡਾਈਜੈਸਟ) 

ਇਕ ਸਾਲ : 10/-, ਤਿੰਨ ਸਾਲ : 20/- 
ਟਵੈ'ਟੀਅਥ ਸੈ'ਚੁਰੀ ਐਂਡ ਵਰਲਡ ਪੀਸ 
(ਮਾਸਕ ਰਸਾਲਾ) 

ਇਕ ਸਾਲ : 5/-, ਤਿੰਨ ਸਾਲ : 10/- 


ਚੋਦੇ ਦੇਣ ਦਾ ਪਤਾ : 


"ਆ ਆ 2੨੫੪ 
ਪੰਜਾਬ ਬੁੱਕ ਸੈਂਟਰ 
1038, ਸੈਕਟਰ 22-ਬੀ, ਸਾਹਮਣੇ ਜਨਰਲ ਬਸ ਸਟੈ'ਡ, ਚੰਡੀਗੜ੍ਹ 
ਜਾਂ ਸਾਡੀਆਂ ਬਰਾਂਚਾਂ : 
ਦਾ ਡਾਕਖਾਨਾ ਰੋਡ, ਜਲੋਧਰ, ਘੁਮਾਰ ਮੰਡੀ ਚੌਂਕ, ਸਿਵਲ ਲਾਈਨਜ਼, ਲੁਧਿਆਣਾ 


₹ਜ ਦਰਵਾਜ਼ੇ ਦੇ ਬਾਹਰ, ਪਟਿਆਲਾ, 


“ਮਹਾਂਵੀਰ ਮਾਰਗ, ਫਰੀਦਕੋਟ, 


ਸ਼ਹੀਦ ਭਗਤ ਸਿੰਘ ਚੌਕ, ਬਠਿੰਡਾ 


ਸਾਹਮਣੇ ਬੱਸ ਸਟੈੱਡ, ਮੌਹਾਲੀ 


ਜਾਂ ਸਾਡੇ ਮਨਜ਼ੂਰ ਕੀਤੋ ਏਜੈਟਾਂ ਕੋਲ 


61੧4,. ਦਿ ੪. ।4=੦7) ੦੦51 ੨੦੦7੦ 
ਵਿ੦. 28 ੦੮੧੦0੦7--2੮੬0%॥, 1977 


ਨ ੨ > ਅਤ = ਤਾ ਅੱ 
ਸ੧235੧੯7੬੦ ੮108 ੧੧੦ ੧੮215%੩3 ੦3 2੧੦੮੨517817੬5 ੪7 18018 ੧1 3੧, 24੦. 10217 - 
ਤਤ ਤਤ ਕਾ ਾਆੜਤਦਤਤਤ ੦੦੭੨੬ =੨= ੋਤ੬੧੫੨੦੨੭੨੩੦- 


70੬ 00801-18੧78 ੦੦੨੪ਇ੧੧੮।੧ਇ07 ।।੧ ਨ014188 


॥੬070%5 /£5 ਨ/ਦਹਟੂ€ 2੦ 


0 3301007 811 0105 ੧੮1੦ 10021! ੪83195 ਇ11072₹0੮੯ 
8110 50060 10121501021115. 


੦ 11801681੬ 20110]26100, €1ਟ( ੬201071੧ 880 ੧0 7੦੧10 
2180 36911015(₹30100. 


੦ 18091 ੧5 200 012 3027310 ੨081 1੬੧੬100= 
911 1੧0] ੧੦ 70251 ੧1118£ਟ 0011੯ 800 10 
1॥੦੮16€ ੬101110੧1੯1੧ (0 811. 


੦ £॥5੫7੬ 1000511181 112₹ਟ101॥੧੬॥੧ ੧16੧ €॥7੧381੨ 031 
60੧08 1900501$. 


੮ 'ਡ੩੧੬ 0]? ੧੯7੧ 07 1 181 12810 890 &੪੩੬70੬11੧ ੦੧੮7 
330 ੧8੧੬ 7੬5001085, 11102 006 ੩11 0ਟ ੮੧੨੧ 
6001505, 50,000 ੧1. 11 11211, 10 ਹਟ 00010120 171 
੧੬ ॥੬੧( 1੯੦ ੧੬815. 


੦ 071 118713॥5 ੧ਸ੦ 08੧੩9 300 0611੬ ੧੬3੦ 
56611015 07 60016(੯. 


੦ $0801115ਏ _&00 010 00%॥ 1੧5 06 ੬55601181 


€091111001125 ੩16 €050੫7€ 1121 111੯੬ 0150160011011: 
1੦1੬ 0€][905113 62102 €]7੮॥੬ਹ ੧870੧15€ 800 £1061੧13. 


1੧੧77 


